| 
ਇਸ ਪੋਥੀ ਵਿਚ ਜੋ ਕੁਝ ਅਸਾਂ ਕੀਤਾ ਹੈ 
ਉਸ ਦਾ ਵੇਰਵਾ ਇਹ ਹੈ : 

(੧) ਵਲੈਤ ਵਾਲੀ ਸਾਖੀ ਦਾ ਫੋਟੋ ਦਾ ਨੁਸਖਾ, ਹਾਫ਼ਜ਼ਾਬਾਦੀ ਨੁਸਖੇ ਦਾ ਪੱਥਰ ਦੇ 
ਛਾਪੇ ਦਾ ਨੁਸਖਾ, ਜੋ ਮਿਸਟਰ ਮੋਕਾਲਫ਼ ਵਾਲਾ ਪ੍ਰਸਿਧ ਹੈ ਤੇ ਸਿੰਘ ਸਭਾ ਲਾਹੌਰ ਦੇ ਪਥਰ 
ਦੇ ਛਾਪੇ ਦਾ ਨੁਸਖਾ, ਤ੍ਰੋਆਂ ਦਾ ਮੁਕਾਬਲਾ ਕਰਕੇ ਇਹ ਉਤਾਰਾ ਤਿਆਰ ਹੋਯਾ ਹੈ 
ਤੇ ਜ਼ਰੂਰੀ ਅਤੇ ਅਰਥ ਭਾਵ ਦੀ ਸਿਧੀ ਵਾਲੇ ਸਾਰੇ ਫ਼ਰਕ ਨੌਟਾਂ ਵਿਚ ਦੱਸ ਦਿੱਤੇ ਹਨ। ਜੋ 
ਫ਼ਰਕ ਗ਼ੈਰ ਜ਼ਰੂਰੀ ਖਯਾਲ ਕੀਤੇ ਗਏ ਹਨ ਉਹ ਨਹੀਂ ਦੱਸੇ ਤੇ ਓਥੇ ਇਬਾਰਤ ਇਸ ਵਿਚ 
ਉਹ ਰੱਖੀ ਹੈ ਜੋ ਫੋਟੋ ਵਾਲੇ ਨੁਸਖੇ ਵਿਚ ਹੈ। 

ਜੋ ਸਾਖੀਆਂ ਹਾਫ਼ਜ਼ਾਬਾਦੀ ਨੁਸਖੇ ਵਿਚ ਹਨ ਤੇ ਵਲੈਤ ਵਾਲੇ ਵਿਚ ਨਹੀਂ ਸਨ, ਉਹ 
ਇਸ ਵਿਚ ਪਾ ਦਿੱਤੀਆਂ ਹਨ ਤੇ ਟੂਕ ਵਿਚ ਦੱਸ ਦਿਤਾ ਹੈ। ਜੇ ਕਿਤੇ ਉਸ ਤੋਂ ਇਬਾਰਤ 
ਲਈ ਹੈ ਤਾਂ ਬੀ ਟੂਕ ਵਿਚ ਦੱਸ ਦਿਤਾ ਹੈ। 


(੨) ਪਦਾਂ ਨੂੰ ਨਿਖੇੜਿਆ ਅਸਾਂ ਹੈ, ਤੇ, . , । .? । . "ਆਦਿਕ ਨਿਸ਼ਾਨ ਪਾਠ 
ਦੀ ਸੁਗਮਤਾ ਵਾਸਤੇ ਅਸਾਂ ਲਾਏ ਹਨ ਤੇ ਕਿਤੇ ਬਿੰਦੀ ਤੇ ਅਧਕ ਬੀ ਲਾਈ ਹੇ ਜੋ ਪਾਠ 
ਸ਼ੁੱਧ ਸਮਝ ਪਵੇ। 


(੩) _ਸਫਿਆਂ ਦੀ ਤਰਤੀਬ ਇਸ ਛਾਪੇ ਵਿਚ ਛਪੀ ਪੋਥੀ ਦੀ ਆਪਣੀ ਹੈ. ਫੋਟੋ ਦੇ 
ਨੁਸਖੇ ਦੇ ਸਫੇ ਪੁਰਾਣੇ ਵਹੀ ਖਾਤੇ ਦੇ ਤ੍ਰੀਕੇ ਦੇ ਆਮ਼੍ਰੋ ਸਾਹਮਣੇ ਸਫਿਆਂ ਨੂੰ ਇਕ ਪੰਨਾਂ ਮੰਨ 
ਕੇ ਸੱਜੇ ਹੱਥ ਦੇ ਸਫੇ ਤੇ ਹਨ। 

(੪) ਜੋ ਗੁਰਬਾਣੀ ਦੇ ਸ਼ਬਦ ਸ਼ਲੋਕ ਆਏ ਹਨ, ਓਹ ਅਸਾਂ ਸ੍ਰੀ ਗੁਰੂ ਗ੍ਰੰਥ ਸਾਹਿਬ 
ਜੀ ਨਾਲ ਸੋਧ ਕੇ ਪਾਠ ਲਿਖੇ ਹਨ: ਕਿਉਂਕਿ 


5।। 58000 9800 5॥10। 0 ੬00੧ ੧3108।5॥0੫6011.60।। 


॥/0/੪/.36116€.0।0/0₹੧8/31003।। 


2 
ਗੁਰਬਾਣੀ ਦੀ ਸ਼ੁੱਧੀ ਦੀ ਟਕਸਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ ਤੇ ਉਸ ਨਾਲੋਂ ਅਸ਼ੁੱਧ 
ਪਾਠ ਛਪਣੇ ਸੁਖਦਾਈ ਨਹੀਂ। 

(੫) ਜੋ ਬਾਣੀਆਂ ਗੁਰੂ ਜੀ ਦੀਆਂ ਨਹੀਂ, ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਨਹੀਂ 
ਚੜ੍ਹੀਆਂ ਤੇ ਜਨਮ ਸਾਖੀਆਂ ਵਾਲਿਆਂ ਬਾਹਰ ਦੀਆਂ ਕੀਤੀਆਂ (ਜਿਨ੍ਹਾਂ ਵਿਚ ਨਾਉਂ ਗੁਰੂ ਜੀ 
ਦਾ ਆਯਾ ਹੈ) ਲਿਖ ਦਿੱਤੀਆਂ ਹਨ ਉਨ੍ਹਾਂ ਦਾ ਨਮੂਨਾ ਅਸਾਂ ਅੰਤਕਾ ਵਿਚ ਦਿੱਤਾ ਹੈ, ਪੋਥੀ 
ਵਿਚ ਨਹੀਂ ਰਖਿਆ। 

ਸ੍ਰੀ ਗੁਰੂ ਅਰਜਨ ਦੇਵ ਜੀ ਨੇ ਇਹ ਬਾਣੀਆਂ ਗੁਰੂ ਕ੍ਰਿਤ ਨਹੀਂ ਮੰਨੀਆਂ ਅਰ ਬੀੜ 
ਵਿਚ ਨਹੀਂ ਚਾੜ੍ਹੀਆਂ। ਪ੍ਰਾਣ ਸੰਗਲੀ ਆਪ ਨੇ ਸੰਗਲਾ ਦੀਪ ਤੋਂ ਮੰਗਾਈ ਤੇ ਫੇਰ ਨਹੀਂ 
ਤਸਲੀਮ ਕੀਤੀ। ਕਈ ਇਕ ਸਾਧੂਆਂ ਫਕੀਰਾਂ ਨੇ ਬਾਣੀਆਂ ਰਚ ਕੇ ਨਾਮ ਗੁਰੂ ਜੀ ਦਾ 
ਪਿੰਛੇ ਪਾ ਦਿਤਾ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਬੰਨ੍ਹਣ ਦੇ ਕਈ ਕਾਰਨਾਂ ਵਿਚੋਂ 
ਇਕ ਇਹ ਬੀ ਸੀ ਕਿ ਇਸ ਗੱਲ ਨੂੰ ਰੋਕ ਪੇ ਜਾਵੇ। ਜੁਗਾਵਲੀ ਦੇ ਅੰਤ ਪੁਰ, ਅਰ 
“ਵਾਹਿਗੁਰੂ ਕੀ ਮਿਹਨਤਿ' ਤੋਂ ਪਹਿਲਾਂ ਇਕ ਸਤਰੁ ਇਸ ਜਨਮ ਸਾਖੀ ਵਿਚ ਆਉਂਦੀ ਹੈ, 
'ਚਾਲੀਸ ਜੁਗ ਕੀ ਮਿਰਜਾਦਾ ਸੰਤ ਲਿਖੀ'। ਜਿਸ ਦਾ ਸਪਸ਼ਟ ਅਰਥ ਹੈ ਕਿ ਇਹ ਚਾਲੀ 
ਜੁਗ ਦੀ ਮਰਿਯਾਦਾ, ਜੋਜੁਗਾਵਲੀ ਵਿਚ ਕਹੀ ਹੈ ਕਿਸੇ ਸੰਤ ਦੀ ਰਚੀ ਹੋਈ ਹੈ, ਗੁਰੂ ਜੀ 
ਦੀ ਨਹੀਂ। ਇਹ ਅੰਦਰਲੀ ਉਗਾਹੀ ਦੱਸਦੀ ਹੈ ਕਿ ਜੋ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 
ਵਿਚ ਨਹੀਂ ਚੜ੍ਹੀ ਤੇ ਸਾਖੀਆਂ ਵਿਚ, ਜਾਂ ਹੋਰਥੇ, ਗੁਰੂ ਨਾਨਕ ਦੇਵ ਜੀ ਦੇ ਨਾਮ ਤੇ ਹੈ, 
ਉਹ ਗੁਰੂ ਅਰਜਨ ਦੇਵ ਜੀ ਨੇ ਹੋਰਨਾਂ ਦੀ ਕ੍ਰਿਤ ਨਿਰਨੇ ਕਰਕੇ, ਨਹੀਂ ਚਾੜ੍ਹੀ। ਸ੍ਰੀ 
ਗੁਰੂ ਅਰਜਨ ਦੇਵ ਜੀ ਦਾ ਸਮਾਂ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਕੇਵਲ ਚਾਲੀ ਪੰਜਾਹ ਵਰਹ 
ਮਗਰੋਂ ਆਯਾ; ਉਸ ਵੇਲੇ ਸਾਰੀ ਸਿਖੀ, ਸਾਰੇ ਪੁਰਾਣੇ ਸਿਖ ਤੇ ਸਾਰੀਆਂ ਲਿਖਤਾਂ ਉਹਨਾਂ ਦੇ 
ਹਾਜ਼ਰ ਸਨ ਤੇ ਤਾਜ਼ੀ 


5।। 58000 9800 5॥10। 0 ੬00੧ ੧3108।5॥0੫6011.60।। 


੨ 
ਪੜਤਾਲ ਹਰ ਗਲ ਦੀ ਕਰ ਲੈਣੀ ਉਹਨਾਂ ਦੀ ਸਰਬੱਂਗਤਾ ਤੋਂ ਛੁੱਟ ਬੀ ਔਖੀ ਗੱਲ 
ਨਹੀਂ ਸੀ, ਪਰ-ਕ੍ਰਿਤ ਬਾਣੀ ਉਨ੍ਹਾਂ ਨੇ ਛੱਡੀ ਜੋ ਉਹ ਗੁਰੂ-ਕ੍ਰਿਤ ਨਹੀਂ ਹੈ। ਇਥੋਂ ਤਾਂਈਂ ਕਿ 
ਭਾਈ ਬੰਨੋ ਨੇ ਜੋ ਕੁਛ ਦੂਸਰੀ ਬੀੜ ਵਿਚ ਚਾੜ੍ਹ ਦਿਤਾ, ਓਸ ਪਰ ਭੀ ਆਪ ਨੇ ਅਪ੍ਰਸੰਨਤਾ 
ਪ੍ਰਗਟ ਕੀਤੀ। 

ਸੋ_ਪਰ-ਕ੍ਰਿਤ ਲੰਮੇਰੀਆਂ ਬਾਣੀਆਂ ਦੇ ਨਮੂਨੇ ਅਖ਼ੀਰ ਅੰਤਕਾ ਵਿਚ ਦਿਤੇ ਹਨ ਤੇ 
ਛੋਟੇ ਸਲੋਕ ਆਦਿਕ ਵਿਚੇ ਹੀ ਰਹਿਣ ਦਿਤੇ ਹਨ, ਪਰ ਹੇਠਾਂ ਟੂਕਾਂ ਵਿਚ ਦੱਸ ਦਿੱਤਾ ਹੈ 
ਕਿ ਇਹ ਪਾਠ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਨਹੀਂ ਹਨ, ਜਿਸ ਤੋਂ ਪਾਠਕਾਂ ਨੂੰ ਇਸ 
ਗੱਲ ਦੇ ਸਮਝਣ ਵਿਚ ਸੁਗਮਤਾ ਹੋ_ਜਾਵੇ ਕਿ ਠੀਕ ਗੁਰੂ ਜੀ ਦੇ ਉਚਾਰੇ ਵਾਕ ਕਿਹੜੇ 
ਹਨ, ਜੋ ਗੁਰਬਾਣੀ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਆਏ ਹਨ। 

(੬) ਹਰ ਸਾਖੀ ਉਤੇ ਅਸਾਂ ਨੰਬਰ ੧. ੨. ੩. ੪. ਆਦਿ ਦਿੱਤੇ ਹਨ, ਅਸਲ ਪੋਥੀ 
ਵਿਚ ਨਹੀਂ ਹਨ, ਪਾਠਕਾਂ ਦੀ ਸੁਖੇਨਤਾ ਵਾਸਤੇ ਹਨ। 

(੭) ਉਦਾਸੀ ਪਹਿਲੀ, ਦੂਸਰੀ ਆਦਿਕ ਜੋ_ਮੋਟੇ ਸਿਰਨਾਵੇਂ ਦਿੱਤੇ ਹਨ, ਉਹ ਬੀ 
ਅਸਾਂ ਲਿਖੇ ਹਨ, ਪੋਥੀ ਵਿਚ ਸਿਰਨਾਵੇਂ ਦੇ ਕੇ ਉਦਾਸੀ ਸਿਰਲੇਖ ਨਹੀਂ ਲਿਖਿਆ, ਉੱਵ 
'ਤ੍ਰਿਤੀਆ ਉਦਾਸੀ ਉਤ੍ਰਾਖੰਡ ਕੀ' ਇਸ ਤਰ੍ਹਾਂ ਦੀ ਇਬਾਰਤ ਉਦਾਸੀ ਦੇ ਆਰੰਭ ਵਿਚ 
ਅਸਲੀ ਨੁਸਖੇ ਵਿਚ ਹੈ। 

ਅੰਮ੍ਰਿਤਸਰ 
ਜੁਲਾਈ ਅਗਸਤ ੧੯੨੬ 


5।। 58000 9800 5॥10। 0 ੬00੧ ੧3108।5॥0760011.60।। 


॥//0/.3(610€.0।0/083/।3੧01੫।। 


4 
੧ਉਂ ` ਵਾਹਿਗੁਰੂ ਜੀ ਕੀ ਫ਼ਤਹ।। 
ਇਸ ਜਨਮ ਸਾਖੀ ਦੀ ਵਿਥਯਾ 

ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜੀਵਨ ਵਿਥਯਾ ਨੂੰ “ਜਨਮ ਸਾਖੀ` ਆਖਦੇ ਹਨ। ਕਦੋਂ 
ਪਹਿਲੀ ਜਨਮ ਸਾਖੀ ਲਿਖੀ ਗਈ, ਇਸ ਦਾ ਅਜੇ ਤੌਂਕ ਠੀਕ ਪਤਾ ਨਹੀਂ ਲੌਂਗਾ। ਬਾਲੇ 
ਵਾਲੀ ਜਨਮ ਸਾਖੀ ਵਿਚ ਉਸ ਦਾ ਲਿਖਿਆ ਜਾਣਾ ਪ੍ਰਾਚੀਨ ਦੱਸਿਆ ਹੈ, ਪਰ ਉਸ ਦਾ 
ਮੁਤਾਲਯਾ ਦੱਸ ਦੇਂਦਾ ਹੈ ਕਿ ਉਹ ਐਤਨੀ ਪੁਰਾਣੀ ਨਹੀਂ ਹੈ, ਉਹ ਤਾਂ ਦਸਮੇਂ ਸਤਿਗੁਰਾਂ 
ਦੇ ਸਮੇਂ ਅਖ਼ੀਰ ਯਾ ਰਤਾ ਮਗਰੋਂ ਦੀ ਜਾਪਦੀ ਹੈ। ਭਾਈ ਮਨੀ ਸਿੰਘ ਜੀ ਦੀ ਸਾਖੀ, ਜੇ 
ਬੜੀ ਪੁਰਾਣੀ ਸਮਝੀ ਜਾਵੇ ਤਾਂ ਬੀ, ਦਸਮੇਂ ਪਾਤਸ਼ਾਹ ਜੀ ਦੇ ਸਮੇਂ ਤੋਂ ਪੁਰਾਣੀ ਨਹੀਂ 
ਹੋ ਸਕਦੀ। 
ਇਹ ਜਨਮ ਸਾਖੀ, ਜੋ ਆਪ ਦੇ ਹੱਥ ਵਿਚ ਹੈ, ਆਪਣੀ ਅੰਦਰਲੀ _ਉਗਾਹੀ ਤੋਂ 
ਛੇਵੇਂ ਸਤਿਗੁਰਾਂ ਦੇ ਵੇਲੇ ਦੇ ਲਗਪਗ ਦੀ ਸਿਆਣਿਆਂ ਨੇ ਸਹੀ ਕੀਤੀ ਹੈ (ਦੇਖੋ ਅੰਤ ਵਿਚ 
ਅੰਕਤਾ ਪਹਿਲੀ ਦੀ ਦੂਜੀ ਟੂਕ)। ਪਰ ਅੱਗੇ ਚੌਲ ਕੇ ਅਸੀਂ ਦੱਸਾਂਗੇ ਕਿ ਇਸ ਸਾਖੀ ਵਿਚ 
ਬੀ ਦਸਵੇਂ ਪਾਤਸ਼ਾਹ ਦੇ ਸਮੇਂ ਜਾ ਪੋੇਣ ਦਾ ਇਕ ਇਸ਼ਾਰਾ ਮੌਜੂਦ ਹੈ। ਜੇ 
ਗੁਰੂ ਅੰਗਦ ਸਾਹਿਬ ਜੀ ਦੇ ਸਮੇਂ ਸਾਥੀਆ ਲਿਖੀਆਂ ਗਈਆਂ ਸਨ, ਤਦ ਉਹਨਾਂ ਦਾ ਅਜੇ 
ਤਕ ਪਤਾ ਨਹੀਂ ਚਲਦਾ। ਇਹ ਪੁਰਾਤਨ ਰਵਾਯਤ ਹੈ ਅਰ ਕੌਮ ਵਿਚ ਪਰਵਿਰਤ ਹੈ ਕਿ 
ਅਸਲ ਜਨਮ ਸਾਖੀ ਨੂੰ ਹਿੰਦਾਲੀਆਂ ਨੇ ਵਿਗਾੜ ਕੇ ਸਾਖੀ ਲਿਖੀ ਤੇ ਉਸ ਦਾ ਨਾਉਂ ਬਾਲੇ 
ਵਾਲੀ ਸਾਖੀ ਹੀ ਪਰਵਿਰਤ ਕੀਤਾ। ਉਸ ਸਾਖੀ ਦੇ ਪੜ੍ਹਨ ਤੋਂ ਪਤਾ ਲਗਦਾ ਹੈ ਕਿ ਲਿਖਣ 
ਵਾਲੇ ਪਾਸ ਇਹ ਜਨਮ ਸਾਖੀ, ਜਿਸਦੀ ਵਿਥਯਾ ਅਸੀਂ ਲਿਖ ਰਹੇ ਹਾਂ, ਮੌਜੂਦ ਸੀ, ਕਿਉਂਕਿ 
ਮੌਜੂਦਾ ਬਾਲੇ ਵਾਲੀ ਜਨਮ ਸਾਖੀ ਵਿਚ 


5।। 58000 9800 5॥10। 0 ੬00੧ ੧3108।5॥0੫6011.60।। 


ਕੰ 

ਇਸ ਸਾਖੀ ਦੇ ਫਿਕਰ ਅਤੇ ਸਤਰਾਂ ਮਿਲਦੀਆਂ ਹਨ, ਅਰ ਉਤ੍ਰਾ ਖੰਡ ਦੀ ਤੀਸਰੀ ਉਦਾਸੀ 
ਤਾਂ ਹੂਬਹੂ ਇਸੇ ਦੀ ਨਕਲ ਕਰਕੇ ਲਿਖੀ ਹੈ, ਸੋ ਹੋ ਸਕਦਾ ਹੈ ਕਿ ਅਸਲ ਜਨਮ ਸਾਖੀ 
ਇਹੋ ਹੋਵੇ, ਜਿਸ ਤੋਂ ਮੌਜੂਦਾ ਬਾਲੇ ਵਾਲੀ ਤੇ ਹੋਰ ਨਕਲਾਂ ਹੋਈਆਂ, ਪਰ ਮੁਮਕਿਨ ਹੈ ਕਿ 
ਇਸ ਤੋਂ ਪਹਿਲਾਂ ਕੋਈ ਹੋਰ ਜਨਮ ਸਾਖੀ ਬੀ ਹੋਵੇ ਜੋ ਇਸ ਦਾ ਬੀ ਮੂਲ ਹੋਵੇ, ਇਹ ਗਲ 
ਅਜੇ ਖੋਜ ਦੀ ਮੁਥਾਜ ਹੈ। ਬਾਲੇ ਵਾਲੀ ਜੋ ਪ੍ਰਸਿਧ ਹੈ ਸੋ ਇਸੇ ਨੂੰ ਵਿਗਾੜ ਕੇ, ਯਾ ਜੇ 
ਕੋਈ ਹੋਰ ਬੀਸੀ ਜੋ ਮਿਲਦੀ ਨਹੀਂ- ਤਾਂ ਦੋਹਾਂ ਨੂੰ ਵਿਗਾੜ ਕੇ ਹਿੰਦਾਲੀਆਂ ਨੇ ਆਪਣਾ 
ਮਤਲਬ ਸਾਧਣ ਲਈ, ਹਿੰਦਾਲ ਦੀ ਉਨ੍ਹਾਂ ਨਾਲ ਬਰਾਬਰੀ ਤੇ ਵਡਿਆਈ ਦੇ ਵਾਕ ਪਾਉਣ 
ਖਾਤਰ ਲਿਖੀ। ਇਹ ਗੱਲ ਬਾਬੇ ਹਿੰਦਾਲ ਦੀ ਆਪਣੀ ਜਨਮ ਸਾਖੀ ਪੜ੍ਹਿਆਂ ਸਹੀ ਹੋ_ਜਾਂਦੀ 
ਹੈ। 

ਇਸ ਜਨਮ ਸਾਖੀ ਦੀ ਜੋ ਆਪ ਦੇ ਹੱਥਾਂ ਵਿਚ ਹੈ, ਮੁੜਕੇ ਪਰਵਿਰਤੀ ਇਸ ਤਰ੍ਹਾਂ 
ਹੋਈ ਕਿ ਕਾਲਬ੍ਰਕ ਨਾਮੇ ਇਕ ਅੰਗ੍ਰੇਜ਼ ਨੂੰ ਇਸ ਦਾ ਇਕ ਪੁਰਾਤਨ ਨੁਸਖਾ ਹਥ ਆਇਆ, 
ਲੰਡਨ' ਦੀ ਲਾਇਬ੍ਰੇਰੀ ਵਿਚ ਰਖਿਆ। ਸਨ ੧੮੮੩ ਈ: ਵਿਚ ਅੰਮ੍ਰਿਤਸਰ ਦੇ ਸਿੱਖਾਂ ਨੇ 
ਲਫਟੰਟ ਗਵਰਨਰ ਪਾਸ ਬਿਨੈ ਕੀਤੀ ਕਿ ਉਹਨਾਂ ਦੇ ਪੜ੍ਹਨ ਲਈ ਇਹ ਜਨਮ ਸਾਖੀ 
ਇੰਡੀਆ ਆਫਿਸ ਤੋਂ ਮੰਗਵਾ ਦਿਤੀ ਜਾਵੇ। ਸੋ 'ਮਿਸਟਰ ਰਾਸ' ਲਾਇਬ੍ਰੇਰੀਅਨ ਦੀ ਕਿਰਪਾ 
ਨਾਲ ਇਹ ਸਾਖੀ ਉਸੇ ਸਾਲ ਦੀ ਸਾਉਣੀ ਰੁਤੇ ਪੰਜਾਬ ਵਿਚ ਘੋਲੀ ਗਈ, ਤਾਂ ਜੋ ਲਾਹੌਰ 
ਤੇ ਅੰਮ੍ਰਿਤਸਰ ਵਿਚ ਪੜਤਾਲ ਹੋ_ਸਕੇ'। 
ਲਫਟੰਟ ਗਵਰਨਰ ਜਨਰਲ ਪਾਸ ਸਿੱਖਾਂ ਵਲੋਂ ਇਸ ਦੀ ਫੋਟੋ ਲੈਣ ਦੀ ਇੱਛਾ ਪ੍ਰਗਟ ਹੋਣ 
ਤੇ ਇਸ ਸਾਖਾਂ ਦੀ ਸਰਕਾਰੀ ਤੋਰ 


"ਰਖੋ ਦੀਬਾਚਾ, ਜਨਮ ਸਾਖੀ ਫੋਟੋ ਹੋਈ ਹੋਈ ਦਾ, ੧੮੮੫ ਈ:। 


5।। 58000 9800 5॥10। 0 ੬00੧ ੧3108।5॥0੫6011.60।। 


6 
ਤੇ ਫੋਟੋ ਲੈ ਕੇ ਕੁਛ ਕਾਪੀਆਂ ਫੋਟੋ ਜਿੰਕੋਗ੍ਰਾਫੀ ਦੇ ਤ੍ਰੀਕੇ ਤੇ ਛਾਪੀਆਂ ਗਈਆਂ, ਤੇ “ਸਰ 
ਥੋੜੇ ਹੀ ਚਿਰ ਪਿਛੋਂ ਸਿੰਘ ਸਭਾ ਲਾਹੌਰ ਨੇ ਪੱਥਰ ਦੇ ਛਾਪੇ ਵਿਚ ਇਸ ਦਾ ਉਤਾਰਾ 
ਛਪਵਾਇਆ। ਇਸ ਨੂੰ ਲੋਕੀਂ ਵਲੈਤ ਵਾਲੀ ਜਨਮ ਸਾਖੀ ਆਖਣ ਲੌਂਗ ਪਏ। 

੧੮੮੫ ਈ: ਵਿਚ ਲਿਖੇ ਦੀਬਾਚੇ ਵਿਚ ਭਾਈ ਗੁਰਮੁਖ ਸਿੰਘ ਜੀ ਦੱਸਦੇ ਹਨ ਕਿ 
ਜਿਸ ਨੂੰ ਪੜਤਾਲ ਕਰਨ ਤੇ ਉਹ ਵਲੈਤ ਵਾਲੀ ਦੇ ਨਾਲ ਦੀ ਹੀ ਸਾਬਤ ਹੋਈ, ਕੇਵਲ 
ਕਿਤੇ ਕਿਤੇ ਅੱਖਰਾਂ, ਪਦਾਂ ਜਾਂ ਫਿਕਰਿਆਂ ਦਾ ਕੁਛ ਕੁਛ ਫ਼ਰਕ ਸੀ। ਇਸਦਾ ਨਾਮ ਓਹਨਾਂ 
ਨੇ 'ਹਾਫ਼ਜ਼ਾਬਾਦ ਵਾਲੀ ਸਾਖੀ` ਠਹਿਰਾਇਆ। ਇਹ ਨੁਸਖਾ ਮਲੂਮ ਹੁੰਦਾ ਹੈ ਕਿ 'ਮਿਸਟਰ 
ਮੇਕਾਲਿਫ਼' ਪਾਸ ਪੁੱਜਾ। ਉਨ੍ਹਾਂ ਇਸ ਨੂੰ ਆਪਣੇ ਖਰਚ ਤੇ ਗੁਰਮੁਖੀ ਅੱਖਰਾਂ ਵਿਚ ਛਪਵਾਯਾ, 
ਵਿਰਾਮ ਆਪ ਲਗਾਏ, ਸ਼ਬਦ ਵਖਰੇ ਕਰਕੇ ਛਾਪੇ। ਇਸ ਦੀ ਭੂਮਿਕਾ ਭਾਈ ਗੁਰਮੁਖ ਸਿੰਘ 
ਜੀ ਪ੍ਰੋਫੈਸਰ ਓਰੀਐਂਟਲ ਕਾਲਜ ਨੇ ਲਿਖੀ ਤੇ ਇਹ ਬੀ ਪੱਥਰ ਦੇ ਛਾਪੇ ਵਿਚ ੧੮੮੫ 
ਈ. ਸੰਨ ਵਿਚ ੧੫ ਨਵੰਬਰ ਨੂੰ ਛਪ ਗਈ। ਇਸ ਉਤਾਰੇ ਨੂੰ ਲੋਕੀਂ 'ਮੇਕਾਲਫ ਵਾਲੀ 
ਜਨਮ ਸਾਖੀ ਆਖਣ ਲੌਂਗ ਪਏ। 

ਇਸ ਤੋਂ ਮਗਰੋਂ ਭਾਈ ਕਰਮ ਸਿੰਘ ਜੀ ਹਿਸਟੋਰੀਅਨ ਨੇ ੧੭੯0 ਦਾ ਉਤਾਰਾ, ਜੋ 
ਇਸੇ ਜਨਮ ਸਾਖੀ ਦਾ ਇਕ ਨੁਸਖਾ ਸੀ, ਤਸਵੀਰਾਂ ਬੀ ਇਸ ਵਿਚ ਸਨ, ਲਾਹੌਰ ਕਿਸੇ 
ਕਿਤਾਬ ਫਰੋਸ਼ ਕੋਲ ਡਿੱਠਾ ਸੀ, ਫਿਰ ਉਨ੍ਹਾਂ ਨੇ ਲਾਹੌਰ ਜਨਮ-ਸਥਾਨ ਦੇ ਗੁਰਦੁਆਰੀਏ ਪਾਸ, 
ਫੇਰ ਫੀਰੋਜਪੁਰ ਵਿਚ ੧੭੮੭ ਦਾ ਇਕ ਨੁਸਖਾ ਡਿੱਠਾ ਸੀ, ਜਿਸ ਵਿਚ ਲਿਖਿਆ ਸੀ ਕਿ 
੧੭੨੭ ਵਿਚ ਬੁਰਹਾਨਪੁਰ ਵਿਚ ਲਿਖੀ ਗਈ ਜਨਮ ਸਾਖੀ ਦਾ ਇਹ ਉਤਾਰਾ ਹੈ। ਇਕ 
ਕਾਪੀ 


5।। 58000 9800 5॥10। 0 ੬00੧ ੧3108।5॥0੫6011.60।। 


7 
ਓਹਨਾਂ ਸ਼ਿਕਾਰਪੁਰ ਵਿਚ ਲਿਖੀ ਹੋਈ ਹੈਦਰਾਬਾਦ ਦੇਖੀ ਸੀ, ਇਕ ਕਾਪੀ ਬਹਾਵਲਪੁਰ ਦੇ 
ਇਲਾਕੇ ਬੰਦਈਆਂ ਦੇ ਡੇਰੇ ਵੇਖੀ ਸੀ। ਬਰਦਵਾਨ ਦੀ ਲਿਖੀ ਹੋਈ ਇਕ ਕਾਪੀ ਸੰਮਤ 
੧੮੧੪ ਦੀ ਮੁਲਕਰਾਜ ਭਲੇ ਨੇ ਵੇਖੀ ਸੀ। 

ਇਸਦੇ ਲਿਖੇ ਜਾਣ ਦੇ ਸਮੇਂ ਦੀ ਕੁਛ ਕੁ ਪੜਤਾਲ 

(੧) ਗੁਰੂ ਜੀ ਦੀ ਬਾਲ ਅਵਸਥਾ ਦੇ ਕੌਤਕਾਂ (ਸਾਖੀ ੩) ਵਿਚ ਲਿਖਿਆ ਹੈ ਕਿ 
'ਜਬ ਗੁਰੂ ਨਾਨਕ, ਬਰਸਾਂ ਨਾਵਾਂ ਕਾ ਹੋਇਆ ਤਬ ਫੇਰ ਤੋਰਕੀ ਪੜ੍ਹਨ ਪਾਇਆ'। 

ਜਦੋਂ ਗੁਰੂ ਜੀ ਬਾਲ ਅਵਸਥਾ ਵਿਚ ਸੇ, ਤਾਂ ਰਾਜ ਪਠਾਣਾਂ ਦਾ ਸੀ ਤੇ ਮਕਤਬਾ 
ਵਿੱਚ ਫਾਰਸੀ ਪੜ੍ਹਾਉਂਦੇ ਸੀ। _ਤੋਰਕੀ ਚਾਹੇ ਫਾਰਸੀ ਨੂੰ ਆਮ ਲੋਕ ਕਹਿੰਦੇ ਹੋਣ, ਚਾਹੇ 
ਫਾਰਸੀ ਅਰਬੀ ਤੁਰਕੀ ਸਭ ਨੂੰ ਕਹਿੰਦੇ ਹੋਣ, ਹਰ ਹਾਲਤ ਵਿਚ ਪਦ 'ਤੁਰਕੀ' ਦਾ 
ਵਰਤਾਉ ਯਵਨ ਭਾਸਾ ਵਾਸਤੇ ਤਾਂ ਹੀ ਹੋ ਸਕਦਾ ਹੈ, ਜਦੋਂ ਕਿ ਤੁਰਕਾਂ ਦਾ ਰਾਜ ਪੱਕਾ ਹੋ 
ਗਿਆ ਹੋਵੇ ਅਰ ਉਨ੍ਹਾਂ ਦੇ ਰਾਜ ਨੂੰ ਚੋਖਾ ਸਮਾਂ ਲੰਘ ਗਿਆ ਹੋਵੇ, ਤਾਂ ਤੇ ਇਹ ਸਾਖੀ 
ਮੁਗ਼ਲਾਂ ਦੇ ਰਾਜ ਹੋ ਚੁਕੇ ਤੋਂ ਚੋਖਾ ਚਿਰ ਬਾਦ ਲਿਖੀ ਗਈ। 

(੨) ਇਸ ਸਾਖੀ ਵਿਚ ਪੰਚਮ ਪਾਤਸ਼ਾਹ ਦੇ ਸ਼ਬਦ ਆਏ ਹਨ, ਇਸ ਕਰਕੇ 
ਇਹ ਸਾਖੀ ਪੰਜਵੇਂ ਸਤਿਗੁਰਾਂ ਦੇ ਸਮੇਂ ਯਾ ਮਗਰੋਂ ਲਿਖੀ ਗਈ। _ਗ਼ਾਲਬਨ ਸ੍ਰੀ 
ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਦੇ ਬਾਦ, ਜੋ ਸੰਮਤ ੧੬੬੧ ਬਿ: ਦੀ ਗੱਲ ਹੈ। ਇਸ ਦੀ 
ਬੋਲੀ ਤੇ ਅੱਖਰਾਂ ਦਾ ਖਯਾਲ ਕਰ ਕੇ ਇਸ ਨੂੰ ਛੇਵੀਂ ਪਾਤਸ਼ਾਹੀ ਦੇ ਸਮੇਂ ਦੀ ਬੀ ਕਈ 
ਸਿਆਣਿਆਂ ਸਹੀ ਕੀਤਾ ਸੀ। 


"ਠਾਣਾਂ ਦੇ ਰਾਜ ਦੀ ਸਮਾਪਤੀ ਗੁਰੁ ਜੀ ਦੀ ਜੁਆਨ ਉਮਰ ਵਿਚ ਹੋਈ 


5।। 58000 9800 5॥10। 0 ੬00੧ ੧3108।5॥0760011.60।। 


ਨੈ 

(੩) ਇਸ ਸਾਖੀ ਦੇ ਅੰਦਰਲੇ ਪੰਨੇ ਤੇ ਜਿੱਥੇ ਸਾਖੀ ਸੰਪੂਰਨ ਹੋਈ ਹੈ, ਓਥੇ ਲਿਖਿਆ 
ਹੈ 'ਅਭੁਲ ਗੁਰੂ ਬਾਬਾ ਜੀ, ਬੋਲਹੁ ਵਾਹਿਗੁਰੂ ਜੀ ਕੀ ਫਤੇ ਹੋਈ। ਤੇਰਾ ਪਰ ਨਾ ਹੈ। 
'ਬੋਲੋ ਵਾਹਿਗੁਰੂ' ਦਾ ਆਮ ਵਰਤਾਰਾ ਭੱਟਾਂ ਦੇ ਸਵੱਯੇ ਰਚਣ ਦੇ ਬਾਦ ਹੋਇਆ ਹੈ। ਪਹਿਲੇ 
'ਵਾਹਿਗੁਰੂ' ਮੰਤ੍ਰ ਦੀ ਸੂਰਤ ਵਿਚ ਗੁਪਤ ਵਾਕ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ 
ਤੋਂ ਬਾਦ ਆਮ ਸ਼ੁਰੂ ਹੋਇਆ। ਇਹ ਭੀ ਛੇਵੇਂ ਸਤਿਗੁਰਾਂ ਦੇ ਸਮੇਂ ਦੇ ਲਗ ਪਗ ਲੈ ਜਾਂਦਾ 
ਹੈ, ਪਰ ਉਪਰ ਲਿਖੀ ਇਬਾਰਤ ਵਿਚ ਇਕ ਵਾਕ ਹੈ 'ਬੋਲਹੁ ਵਾਹਿਗੁਰੂ ਜੀ ਕੀ ਫਤਹ 
ਹੋਈ,' ਵਾਹਿਗੁਰੂ ਜੀ ਕੀ ਫਤੇ' ਇਹ ਵਾਕ ਖਾਲਸਾ ਪੰਥ ਰਚਣ ਵਾਲੇ ਸ੍ਰੀ ਗੁਰੂ ਗੋਬਿੰਦ 
ਸਿੰਘ ਜੀ ਨੇ ਰਚੇ ਸਨ। ਫੇਰ ਨਾਲ 'ਹੋਈ' ਪਦ ਹੈ, ਇਹ ਵਧੇਰੇ ਸ੍ਰੀ ਗੁਰੂ ਗੋਬਿੰਦ ਸਿੰਘ 
ਜੀ ਦੇ ਸਮੇਂ ਵੱਲ ਲੈ ਜਾਂਦਾ ਹੈ। 

“ਵਾਹਿਗੁਰੂ ਜੀ ਕੀ ਫਤਹ' ਅੰਮ੍ਰਿਤ ਛਕਣ ਸਮੇਂ ਹੋਈ, ਉਹ ਸੰਮਤ ਬ੍ਰਿ ੧੭੫੬ ਹੈ। 
ਇਸ ਹਿਸਾਬ ਵਿਚ ਇਹ ਸਾਖੀ ੧੭੫੬ ਸੰਮਤ ਤੋਂ ਮਗਰੋਂ ਦੀ ਜਾ ਸਹੀ ਹੁੰਦੀ ਹੈ। ਪਰ 
ਇਹ ਬੀ ਹੋ ਸਕਦਾ ਹੈ ਕਿ ਜਨਮ ਸਾਖੀ ਪੁਰਾਤਨ ਹੋਵੇ ਤੇ ਵਲੈਤ ਵਾਲਾ ਨੁਸਖਾ ੧੭੫੬ ਦੇ 
ਬਾਦ ਲਿਖਿਆ ਗਿਆ ਹੋਵੇ ਤੇ ਲਿਖਾਰੀ ਤੋਂ ਸਹਿ ਸੁਭਾਵ ਉਸ ਵੇਲੇ ਪ੍ਰਵਿਰਤ ਹੋਇਆ 
ਫਿਰਦਾ 'ਵਾਹਿਗੁਰੂ ਜੀ ਕੀ ਫਤੇ' ਲਿਖਿਆ ਰਿਆ ਹੋਵੇ। ਇਹ ਭੀ ਮੁਮਕਿਨ ਨਹੀਂ ਕਿ ਇਹ 
ਇਬਾਰਤ ਇਤਫਾਕ ਨਾਲ ਲਿਖੀ ਗਈ ਹੋਵੇ, ਪਰ ਹਾਲਤ ਵਿਚ ਖੋਜਕਾਂ ਦਾ ਧਿਆਨ ਇਸ 
ਪਰ ਜੁਰੂਰ ਖਰਚ ਹੋਣਾ ਚਾਹੀਏ। 

(8) ਇਸਦੀ ਬੋਲੀ ਨਿਰੋਲ ਪੇਠੋਹਾਰੀ ਨਹੀਂ, ਤੇ ਨਾ ਨਿਰੋਲ ਲਹਿੰਦੇ ਦੀ ਹੈ, ਜਿਹਲਮ 
ਦੇ ਇਸ ਕਿਨਾਰੇ ਯਾ ਉਸ ਕਿਨਾਰੇ ਦੀ ਬੋਲੀ ਨਾਲ ਮੇਲ ਖਾਂਦੀ ਹੈ। ਅਤੇ ਅੱਖਰ ਇਸ ਦੇ 
'ਹਾਹੇ', 'ਔਂਕੜ' ਤੇ 'ਲਲੇ' ਆਦਿ ਦੇ ਵਿਚਾਰ ਤੋਂ ਪੁਰਾਤਨ ਢੰਗ ਦੇ ਲਗਦੇ ਹਨ। ਇਸ 
ਦਾ ਕਾਰਨ ਇਸ ਦਾ ਪੁਰਾਣਾ ਹੋਣਾ ਬੀ ਹੋ 


5।। 58000 9800 5॥10। 0 ੬00੧ ੧3108।5॥0760011.60।। 


9 
ਸਕਦਾ ਹੈ, ਤੇ ਲਿਖਾਰੀ ਦਾ ਉਸ ਅੱਖਰਾਂ ਦੀ ਘੁੰਡੀ ਤੋਂ ਨਾਵਾਕਫ ਹੋਣਾ ਬੀ ਹੋਸਕਦਾ ਹੈ, 
ਜੋ ਕਿ ਲਾਹੌਰ ਅੰਮ੍ਰਿਤਸਰ ਦੇ ਲਾਗੇ ਸੁਹਣੀ ਸ਼ਕਲ ਲੈ ਗਈ ਸੀ। ਕਿਉਂਕਿ ਹਾਸ਼ੀਏ ਦੀਆਂ 
ਲੀਕਾਂ ਮਿਸਤਰ ਨਾਲ ਵਾਹੀਆਂ ਨਹੀਂ ਜਾਪਦੀਆਂ, ਜੋ ਹੁਨਰ ਕਿ ਓਦੋਂ ਚੰਗੇ ਕਮਾਲ ਤੇ ਸੀ। 
ਹਾਸ਼ੀਏ ਦੀਆਂ ਲੀਕਾਂ ਉਘੜ ਦੁਘੜੀਆਂ ਉਸ ਦੇ ਚਲਾਉ ਲਿਖਤ ਹੋਣ ਦੀ ਗਵਾਹੀ ਹਨ 
ਤੇ ਇਸੇ ਤਰ੍ਹਾਂ ਲਿਖਤ ਬੀ ਚਲਾਉ ਹੋ ਸਕਦੀ ਹੈ; ਲਿਖਣ ਵਾਲਾ ਕਸਬੀ ਲਿਖਾਰੀ ਨਹੀਂ 
ਜਾਪਦਾ। 

(੫) ਇਹ ਗੱਲ ਕਿ ਵਲੈਤ ਪਹੁੰਚਾ ਨੁਸਖਾ ਇਸਦਾ ਅਸਲੀ ਕਰਤਾ ਦਾ ਪਹਿਲਾ 
ਨੁਸਖਾ ਹੈ, ਇਸ ਦੇ ਅੰਦਰ ਦੀ ਗੁਆਹੀ ਤੋਂ ਰੌਂਦ ਹੋ ਜਾਂਦਾ ਹੈ। ਇਸ ਨੁਸਖੇ ਤੋਂ ਪਹਿਲੇ 
ਕੋਈ ਹੋਰ ਨੁਸਖਾ ਸੀ, ਇਸਦਾ ਇਹ ਉਤਾਰਾ ਹੈ। ਫੇਰ ਇਹ ਨੁਸਖਾ ਉਸਦਾ ਠੀਕ ਉਤਾਰਾ 
ਹੈ ਯਾ ਕੁਛ ਫਰਕ ਪੈ ਗਿਆ ਹੈ, ਇਹ ਗੌਲ ਹਾਫ਼ਜਾਬਾਦੀ ਨੁਸਖੇ ਨਾਲ ਇਸ ਦਾ ਟਾਕਰਾ 
ਕਰਨ ਤੋਂ ਦਿੱਸ ਪੇਂਦੀ ਹੈ ਕਿ ਦੋਵੇਂ ਉਤਾਰੇ ਇਕ ਮੂਲ ਦੇ ਹਨ ਪਰ ਆਪੋ ਵਿਚ ਫ਼ਰਕ ਕਰ 
ਰਏ ਹਨ। ਇਸ ਤੋਂ ਸੰਭਾਵਨਾ ਹੁੰਦੀ ਹੈ ਕਿ ਵਲੈਤ ਵਾਲਾ ਨੁਸਖਾ ਭੀ ਅਸਲੀ ਮੂਲ ਤੋਂ 
ਚੋਖਾ ਫਰਕ ਕਰ ਗਿਆ ਹੋਵੇਗਾ, ਇਹ ਗੱਲ ਕਿ ਇਹ ਨੁਸਖਾ ਕਿਸੇ ਹੋਰ ਦਾ ਉਤਾਰਾ ਹੈ 
ਐਉਂ ਸਪਸ਼ਟ ਹੁੰਦੀ ਹੈ:- 

(6) ਸਾਖੀ ਨੰ: ੨੮ ਵਿਚ ਲਿਖਿਆ ਹੈ ਕਿ 'ਉਹ ਦੁਨੀਆਂ ਦਾਰ ਫਕੀਰ ਥੈ', 
ਅਗਲਾ ਪਿਛਲਾ ਪ੍ਰਕਰਣ ਸਾਫ ਦੱਸਦਾ ਹੈ ਕਿ ਏਥੇ ਪਾਠ ਚਾਹੀਦਾ ਸੀ: 'ਓਹ ਦੀਨਦਾਰ 
ਫਕੀਰ ਥੇ'; ਕਿਉਂਕਿ ਉਹ ਅਫ਼ਸੋਸ ਕਰਦਾ ਹੈ ਕਿ ਜੇ ਮੇਂ ਦੀਨ ਮੰਗਦਾ ਤਾਂ ਦੀਨ ਪਾਉਂਦਾ, 
ਮੈਂ ਦੁਨੀਆਂ ਚਾਹੀ ਤਾਂ ਦੁਨੀਆਂ ਮਿਲੀ। ਹਾਫ਼ਜ਼ਾਬਾਦੀ ਨੁਸਖੇ ਵਿਚ ਪਾਠ ਹੈ:- 'ਦੀਨਦਾਰ 
ਫਕੀਰ ਥੇ' ਜੋ ਸ਼ੁਧ ਹੈ। 

ਇਹ ਅਸ਼ੁਧੀ ਵਲੈਤੀ ਨੁਸਖੇ ਦੀ ਐਸੀ ਹੈ ਕਿ ਜਿਸ ਦੇ ਅਸ਼ੁੱਧ ਹੋਣ ਦਾ ਰਤਾ ਸੰਸਾ 
ਨਹੀਂ ਰਹਿ ਸਕਦਾ ਤੇ ਇਹ ਅਸ਼ੁੱਧੀ 


5।। 58000 9800 5॥10। 0 ੬00੧ ੧3108।5॥0੫6011.60।। 


10 
ਹੀ ਦਲੀਲ ਹੈ ਉਸ ਦੇ ਉਤਾਰੇ ਹੋਣ ਦੀ, ਹਾਫ਼ਜਾਬਾਦੀ ਨੁਸਖੇ ਦਾ ਸ਼ੁੱਧ ਪਾਠ ਇਸ 
ਦਲੀਲ ਨੂੰ ਪ੍ਰੋਢਤਾ ਦੇਂਦਾ ਹੈ। 

(ਅ) ਸਾਖੀ ਨੰਬਰ ੩0 ਵਿਚ ਮਰਦਾਨੇ ਦਾ ਵਾਕ ਹੈ:- 'ਜੋ ਤੇਰਾ ਅਹਾਰ ਹੋਵੈ ਸੋ, 
ਮੇਰਾ ਹੋਵੇ, ਸੋ ਮੇਰਾ ਅਹਾਰ ਕਰਹਿ'। ਇਸ ਵਿਚ 'ਮੇਰਾ ਅਹਾਰ ਕਰਹਿ' ਇਤਨੇ ਔੱਖਰ 
ਵਾਧੂ ਹਨ। 'ਸੋ ਮੇਰਾ ਹੋਵੈ' ਤੇ 'ਸੋ ਮੇਰਾ ਅਹਾਰ ਕਰਹਿ' ਦੋਵੇਂ ਇਕ ਮਤਲਬ ਰਖਦੇ ਹਨ, 
ਛੱਡ ਸਕਦਾ। ਇਹ ਭੁੱਲ ਉਤਾਰੇ ਦੀ ਹੈ, ਹਾ: ਬ: ਨੁਸਖਾ ਇਸ ਦੀ ਪ੍ਰੋਢਤਾ ਕਰਦਾ ਹੈ, ਜਿਸ 
ਵਿਚ ਕਿ 'ਸੋ ਮੇਰਾ ਅਹਾਰ ਕਰਹਿ' ਪਾਠ ਨਹੀਂ ਹੈ। 

(ਏ) ਸਾਖੀ ਨੰ. ੩੧ ਵਿਚ ਜਦ ਗੁਰੂ ਜੀ 'ਪਿਛਹੁ ਰਾਤੀ ਸਦੜਾ' ਸ਼ਬਦ ਦਾ ਭੋਗ 
ਪਾਉਂਦੇ ਹਨ ਤਾਂ ਆਖਦੇ ਹਨ : 'ਬਾਬਾ ਜੀ ਮਾਤਾ ਜੀ ਅਸੀਂ ਜੋ ਆਏ ਹਾਂ, ਜੋ ਕਹਿ ਥਾ 
ਆਵਹਿੰਗੇ'` ਇਸ ਵਿਚ ਕਹਿ ਥਾ” ਪਾਠ ਅਸ਼ੁੱਧ ਹੈ ਚਾਹੀਦਾ ਹੈ “ਕਹਿਆ ਥਾ' ਇਹ 'ਆ 
ਕੰਨੇ ਦਾ ਰਹਿ ਜਾਣਾ ਉਤਾਰਾ ਕਰਨ ਵਾਲੇ ਦੀ ਉਕਾਈ ਹੈ, ਇਸ ਦੀ ਪੁਸ਼ਟੀ ਹਾਫ਼ਜਾਬਾਦੀ 
ਨੁਸਖੇ ਤੋਂ ਹੁੰਦੀ ਹੈ, ਜਿਸ ਵਿਚ ਪਾਠ ਹੈ-ਕਹਿਆ ਥਾ'। 

(ਸ) ਸਾਖੀ ਨੰ: ੩) ਵਿਚ ਇਹ ਪਾਠ 'ਜਾਂ ਇਹ ਬਚਨ ਕਰਹਿਂ ਜੋ ਮੇਰੇ ਕਰਮ ਭੀ 
ਨਾ ਬੀਚਾਰਹਿ'। 'ਮੇਰੇ ਕਰਮ ਭੀ ਨਾ ਬੀਚਾਰਹਿੰ` ਤੋਂ ਸਾਬਤ ਹੁੰਦਾ ਹੈ ਕਿ ਪਹਿਲੇ ਫਿਕਰੇ 
'ਜਾਂ ਇਹ ਬਚਨ ਕਰਹਿੰ ਵਿਚ ਬੀ 'ਭੀ' ਪਦ ਚਾਹੀਦਾ ਸੀ ਕਿਉਂਕਿ ਪਹਿਲੇ ਇਹ ਗੱਲ 
ਮਰਦਾਨਾ ਮੰਗ ਆਯਾ ਹੈ ਕਿ ਜੋ ਤੇਰਾ ਅਹਾਰ ਹੈ _ਸੋ_ਮੇਰਾ ਹੋਵੇ, ਹੁਣ ਦੂਸਰੀ ਗੱਲ 
ਮੰਗਦਾ ਹੈ ਕਿ ਮੇਰੇ ਕਰਮ ਭੀ ਨਾ ਬੀਚਾਰਹਿਂ ! ਇਸ ਵਿਚ ਪਈ 'ਭੀ' ਦੱਸਦੀ ਹੈ ਕਿ 
ਪਹਿਲੇ ਇਕ ਗੱਲ ਹੋਰ ਮੰਗ ਆਯਾ ਹੈ, ਤਾਂਤੇ ਜ਼ਰੂਰੀ ਹੋ ਗਿਆ ਕਿ ਜਦ ਮਰਦਾਨਾ 
ਕਹਿੰਦਾ ਹੈ 'ਜਾਂ ਇਹ ਬਚਨ ਕਰਿਹ ਇਸ ਵਿਚ ਭੀ 


5।। 58000 9800 5॥10। 0 ੬00੧ ੧3108।5॥0੫6011.60।। 


11 
ਪਦ, 'ਭੀ' ਆਵੇ। ਹਾਫ਼ਜ਼ਾਬਾਦੀ ਨੁਸਖਾ ਇਸ ਗੱਲ ਦੀ ਪ੍ਰੋਫਤਾ ਕਰਦਾ ਹੈ, ਕਿਉਂਕਿ ਉਸ 
ਵਿਚ ਏਥੇ 'ਭੀ' ਪਦ ਹੈ, ਤੇ ਪਾਠ ਹੈ- 'ਜੋ ਇਹ ਬੀ ਬਚਨ ਕਰਹਿ। ' 

(ਹ) ਸਾਖੀ ਨੰ. ੪੫ ਵਿਚ ਗੁਰੂ ਬਾਬੇ ਨੇ 'ਸਉ ਉਲ੍ਹਾਮੇ ਦਿਨੈ' ਕੇ ਵਾਲਾ ਸਲੋਕ ਦੇ 
ਕੇ ਬਹਾਵਦੀ ਨੂੰ ਆਖਿਆ “ਕਰਮ _ਕਰੰਗ ਹੈ, ਓਥੇ ਹੰਸ ਦਾ 'ਮ' ਨਾਹੀਂ ਹੈ।' ਇਸ 
ਵਿਚ ਸਪਸ਼ਟ ਹੈ ਕਿ 'ਮਮਾ' ਇਕੱਲਾ ਕੋਈ ਅਰਥ ਨਹੀਂ ਏਥੇ ਦੇਂਦਾ, ਸ਼ੁੱਧ ਪਾਠ ਚਾਹੀਦਾ ਹੈ 
'ਕੰਮ'। ਐਉਂ -ਓਥੈ ਹੰਸ ਦਾ ਕੰਮ ਨਾਹੀਂ'। ਹੁਣ ਇਹ 'ਕੰ` ਦਾ ਰਹਿ ਜਾਣਾ ਦੱਸਦਾ ਹੈ 
ਕਿ ਇਹ ਉਤਾਰੇ ਵਿਚ ਭੁੱਲ ਪਈ ਹੈ। 

ਹਾਫ਼ਜਾਬਾਦੀ ਨੁਸਖੇ ਵਿਚ ਸਲੋਕ ਤੋਂ ਮਗਰੋਂ ਐਤਨੀ ਇਬਾਰਤ ਹੈ ਹੀ ਨਹੀਂ “ਤਬ 
ਬਾਬਾ ਬੋਲਿਆ ਆਥਿਓਸੁ' ਮਖਦੂਮ ਬਹਾਵਦੀ ਕਰਮ ਕਰੰਗ ਹੈ ਓਥੇ ਹੰਸ ਦਾ 'ਮ` ਨਾਹੀ 
ਹੈ ਜੋ ਓਥੇ ਬਹਿਨ'। 

ਇਹ ਸਾਰੀ ਇਬਾਰਤ ਯਾ ਤਾਂ ਅਸਲੀ ਨੁਸਖੇ ਵਿਚ ਹੈ ਹੀ ਨਹੀਂ ਸੀ. ਵਲੈਤ ਵਾਲੀ 
ਦੇ ਉਤਾਰਾ ਕਰਨ ਵਾਲੇ ਨੇ ਸਲੋਕ ਦੇ ਅਰਥ ਆਪ ਪਾਏ ਹੋਣਗੇ, ਜੋ ਹੈਸੀ ਤਾਂ 
ਹਾਫ਼ਜਾਬਾਦੀ ਨੁਸਖੇ ਵਾਲੇ ਤੋਂ ਰਹਿ ਗਈ ਹੈ। 

ਸਿੱਟਾ ਇਹ ਹੈ ਕਿ ਇਸ ਵਲੈਤ ਵਾਲੀ ਸਾਖੀ ਤੋਂ ਪਹਿਲਾਂ ਕੋਈ ਹੋਰ 
ਜਨਮ ਸਾਖੀ ਸੀ. ਚਾਹੇ ਉਹ ਬਿਲਕੁਲ ਵਿਲੱਖਣ ਚੀਜ ਸੀ, ਚਾਹੋ ਇਨ੍ਹਾਂ-ਵਲੈਤ ਪਹੁੰਚੀ ਤੇ 
ਹਾਫ਼ਜ਼ਾਬਾਦ ਵਾਲੀ-ਦੁਇ ਕਿਸੇ ਹੋਰ ਦਾ ਉਤਾਰਾ ਹਨ, ਜੋ ਅਜੇ ਤਕ ਹੱਥ ਨਹੀਂ ਆਇਆ ਤੇ 
ਇਹ ਉਤਾਰੇ ਉਸ ਅਸਲ ਨਾਲੋਂ ਫਰਕ ਕਰ ਗਏ ਹੋਏ ਜਾਪਦੇ ਹਨ। 


5।। 58000 9800 5॥10। 0 ੬00੧ ੧3108।5॥0੫6011.60।। 


॥0///.361॥€.0।0/ 0੯੧8।/ 3੧003 


12 
ਸਤਿਗੁਰੂ, ਸਤਿਗੁਰ ਪ੍ਰਸਾਦਿ। । 
੧ਉੱ ` ਸਤਿਗੁਰ ਪ੍ਰਸਾਦਿ। । 
ਸਾਖੀ ਸ੍ਰੀ ਬਾਬੇ ਨਾਨਕ ਜੀ ਕੀ 
ਸ੍ਰੀ ਸਤਿਗੁਰੂ ਜੀ ਜਗਤੁ ਨਿਸਤਾਰਣ ਕੁ ਆਇਆ ਕਲਜੁਗ ਵਿਚ ਬਾਬਾ ਨਾਨਕ ਹੋਇ 
ਜਨਮਿਆ ਪਾਰਬ੍ਰਹਮ ਕਾ ਨਿਜ ਭਗਤੁ। । 
ਸਤਿਗੁਰੂ ਪ੍ਰਸਾਦਿ। । 
੧ ਅਵਤਾਰ, ਬਾਲਪਨ 
ਸੰਮਤ ੧੫੨੬ ਬਾਬਾ ਨਾਨਕੁ ਜਨਮਿਆ, ਵੈਸਾਖ ਮਾਹਿ ਤ੍ਰਿਤੀਆ, ਚਾਨਣੀ ਰਾਤਿ, 
ਅੰਮ੍ਰਿਤ ਵੇਲਾ, ਪਹਰ ਰਾਤ ਰਹਿੰਦੀ ਕੁ ਜਨਮਿਆ। ਅਨਹਦ ਸ਼ਬਦ ਪਰਮੇਸ਼ਰ ਕੇ ਦਰਬਾਰ 
ਵਾਜੇ। ਤੇਤੀਸ ਕਰੋੜੀ ਦੇਵਤਿਆਂ ਨਮਸਕਾਰ ਕੀਆ ਚਉਸਠ ਜੋਗਣੀ ਬਵਜਾਹ ਬੀਰ, ਛਿਆਂ 
ਨਿਸਤਾਰਣ ਕਉ ਆਇਆ: ''ਇਸ ਕਉ ਨਮਸਕਾਰ ਕੀਜੀਐ ਜੀ''।। 
ਤਬ ਕਾਲੂ ਖੌਂਤ੍ਰੀ ਜਾਤ ਵੇਦੀ ਤਲਵੰਡੀ ਰਾਇ ਭੋਇ ਭੋਟੀ ਕੀ ਵਸਦੀ ਵਿਚ ਵਸਦਾ 
ਆਹਾ, ਓਥੈ ਜਨਮੁ ਪਾਯਾ। ਵਡਾ ਹੋਆ ਤਾਂ ਲਗਾ ਬਾਲਕਾਂ ਨਾਲ ਖੇਡਣ ਪਰ ਬਾਲਕਾਂ ਤੇ 
ਇਸ ਦੀ ਦ੍ਰਿਸਟਿ ਅਉਰ ਆਵੇ, ਆਤਮੇ ਅਭਿਆਸੁ ਪਰਮੇਸਰ ਕਾ ਕਰੇ। ਜਬ ਬਾਬਾ ਬਰਸਾਂ 
ਪੰਜਾਂ ਕਾ ਹੋਇਆ ਤਾਂ ਲਗਾ ਬਾਤਾਂ ਅਗਮ ਨਿਗਮ _ਕੀਆ _ਕਰਨ। ਜੋ _ਕਿਛ ਬਾਤ 
ਕਰੇ ਸੋ ਸਮਝਿ ਕਰੇ, ਤਿਸਤੇ ਸਭਸੁ ਕਿਸੇ ਦੀ ਨਿਸ਼ਾ ਹੋਇ ਆਵੈ।। ਹਿੰਦੂ ਕਹਨਿ ਜੋ ਕੋਈ 
ਦੇਵਤਾ ਸਰੂਪ ਪੈਦਾ ਹੋਯਾ ਹੈ ਅਤੇ ਮੁਸਲਮਾਨ ਕਹਨਿ ਜੋ _ਕੋਈ ਖੁਦਾਇ ਕਾ ਸਾਦਿਕੁ ਪੈਦਾ 
ਹੋਇਆ ਹੈ। 


5।। 58000 9800 5॥10। 0 ੬00੧ ੧3108।5॥0੫6011.60।। 


13 
੨ ਪਟੀ, ਪਾਂਧਾ 
ਜਬ ਬਾਬਾ ਬਰਸਾਂ ਸੱਤਾਂ ਕਾ ਹੋਇਆ ਤਬ ਕਾਲੂ ਕਹਿਆ 'ਨਾਨਕ ! ਤੂੰ ਪੜ੍ਹ`। ਤਬ 
ਗੁਰੂ ਨਾਨਕ ਕਉ ਪਾਂਧੇ ਪਾਸ ਲੈ ਗਇਆ। ਕਾਲੂ ਕਹਿਆ: 'ਪਾਂਧੇ ! ਇਸ ਨੂੰ ਪੜ੍ਹਾਇ'। 
ਤਬ ਪਾਂਧੇ ਪੰਟੀ ਲਿਖ ਦਿੱਤੀ, ਅੱਖਰਾਂ ਪੱਤੀਸ ਕੀ ਮੁਹਾਰਣੀ, ਤਬ ਗੁਰੂ ਨਾਨਕ ਲਗਾ ਪੜ੍ਹਨ। 
ਰਾਗ ਆਸਾ ਵਿਚ ਪੌਟੀ ਮ: ੧ ਆਦਿ ਬਾਣੀ ਹੋਈ:- 
ਰਾਗ ਆਸਾ ਮਹਲਾ ੧ ਪਟੀ ਲਿਖੀ” 
੧ਓੱ` ਸਤਿਗੁਰੂ ਪ੍ਰਸਾਦਿ। । ਸਸੈ ਸੋਇ ਸ੍ਰਿਸਟਿ 
ਜਿਨਿ ਸਾਜੀ ਸਭਨਾ ਸਹਿਬੁ ਏਕੁ ਭਇਆ।। ਸੇਵਤ ਰਹੇ ਚਿਤੁ ਜਿਨਕਾ ਲਾਗਾ ਆਇਆ 
ਤਿਨ੍ਹਕਾ ਸਫਲੁ ਭਇਆ। ।੧।। ਮਨ ਕਾਹੇ ਭੂਲੇ ਮੂੜ ਮਨਾ।। ਜਬ ਲੇਖਾ ਦੇਵਹਿ ਬੀਰ 
ਤਉ ਪੜਿਆ।।੧।। ਰਹਾਉ।। ਈਵੜੀ ਆਦਿ ਪੁਰਖੁ ਹੈ ਦਾਤਾ ਆਪੇ ਸਚਾ ਸੋਈ।। ਏਨ੍ਹਾ 
ਅਖਰਾ ਮਹਿ ਜੋ ਗੁਰਮੁਖਿ ਬੂਝੇ ਤਿਸੁ ਸਿਰਿ ਲੇਖੁ ਨ ਹੋਈ।।੨।। ਉੜੈ ਉਪਮਾ ਤਾਕੀ ਕੀਜੈ 
ਜਾਕਾ ਅੰਤੁ ਨ ਪਾਇਆ।। ਸੇਵਾ ਕਰਹਿ ਸੇਈ ਫਲੁ ਪਾਵਹਿ ਜਿਨੀ ਸਚੁ ਕਮਾਇਆ। ।੩। । 
ਝੰਕੈ ਕਿਆਨੁ ਬੂਝੈ ਜੇ ਕੋਈ ਪੜ੍ਹਿਆ ਪੰਡਿਤ ਸੋਈ।। ਸਰਬ ਜੀਆ ਮਹਿ ਏਕੋ ਜਾਣੈ ਤਾ 
ਹਉਮੈ ਕਹੈ ਨ ਕੋਈ।।੪।। ਕਕੈ ਕੇਸ ਪੁੰਡਰ ਜਬੁ ਹੂਏ ਵਿਣੁ ਸਾਬੂਣੈ ਉਜਲਿਆ। । 
ਜਮਰਾਜੇ ਕੇ ਹੇਰੂ ਆਏ ਮਾਇਆ ਕੇ ਸੰਗਲਿ ਬੰਧਿ ਲਇਆ।।੫।। ਖਥੇ ਖੁੰਦਕਾਰੁ ਸਾਹ 
ਆਲਮੁ ਕਰਿ ਖਰੀਦਿ ਜਿਨਿ ਖਰਚੁ ਦੀਆ। । 


ਇਹ 'ਲਿਖੀ' ਪਦ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਹੋਣਾ ਤੇ ਨਾਲਿ ਮਹਲਾ ੧ ਹੋਣਾ ਦਸਦਾ ਹੈ ਕਿ ਇਹ ਉਹੋ ਪਟੀ ਹੈ 
ਜੋ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪਾਂਧੇ ਦੀ ਮੁਹਾਰਨੀ ਵਾਲੀ ਪਟੀ ਪੜ੍ਹਦਿਆਂ, ਪਰਮਾਰਥਕ ਅਰਥਾਂ ਵਾਲੀ ਪਟੀ ਆਪ ਲਿਖੀ ਸੀ। 


5।। 58000 9800 5॥10। 0 ੬00੧ ੧3108।5॥0760011.60।। 


14 
ਬੰਧਨਿ ਜਾਕੇ ਸਭੁ ਜਗੁ ਬਾਧਿਆ ਅਵਰੀ ਕਾ ਨਹੀ ਹੁਕਮੁ ਪਇਆ। ।੬।। ਗਗੈ ਰੋਇ 
ਗਾਇ ਜਿਨਿ ਛੋਡੀ ਗਲੀ ਗੋਬਿੰਦੁ ਗਰਬਿ ਭਇਆ।। ਘੜਿ ਭਾਡੇ ਜਿਨਿ ਆਵੀ ਸਾਜੀ 
ਚਾੜਨ ਵਾਹੈ ਤਈ ਕੀਆ।।੭।। ਘਘੈ ਘਾਲ ਸੇਵਕੁ ਜੇ ਘਾਲੈ ਸਬਦਿ ਗੁਰੂ ਕੇ ਲਾਗਿ 
ਰਹੈ।। ਬੁਰਾ ਭਲਾ ਜੇ ਸਮ ਕਰਿ ਜਾਣੈ ਇਨ ਬਿਧਿ ਸਾਹਿਬੁ ਰਮਤੁ ਰਹੈ।।੮।। ਚਚੈ ਚਾਰਿ 
ਵੇਦਿ ਜਿਨਿ ਸਾਜੇ ਚਾਰੇ ਖਾਣੀ ਚਾਰਿ ਜੁਗਾ।। ਜੁਗੁ ਜੁਗ ਜੋਗੀ ਖਾਣੀ ਭੋਗੀ ਪੜਿਆ 
ਪੰਡਿਤੁ ਆਪਿ ਥੀਆ।।੯।। ਛਛੈ ਛਾਇਆ ਵਰਤੀ ਸਭ ਅੰਤਰਿ ਤੇਰਾ ਕੀਆ ਭਰਮੁ ਹੋਆ। । 
ਭਰਮੁ ਉਪਾਇ ਭੁਲਾਈਅਨੁ ਆਪੇ ਤੇਰਾ ਕਰਮ ਹੋਆ ਤਿਨੁ ਗੁਰੂ ਮਿਲਿਆ। ।੧0।। ਜਜੈ 
ਜਾਨੁ ਮੰਗਤ ਜਨੁ ਜਾਚੈ ਲਖ ਚਉਰਾਸੀਹ ਭੀਖ ਭਵਿਆ।। ਏਕੋ ਲੇਵੈ ਏਕੋ ਦੇਵੈ ਅਵਰੁ ਨ 
ਦੂਜਾ ਮੇ ਸੁਣਿਆ। ।੧੧।। ਝਝੇ ਝੂਰਿ ਮਰਹੁ ਕਿਆ ਪ੍ਰਾਣੀ ਜੋ ਕੁਛ ਦੇਣਾ ਸੁ ਦੇ ਰਹਿਆ। । 
ਦੇਦੇ ਵੇਖੇ ਹੁਕਮੁ ਚਲਾਏ ਜਿਉ ਜੀਆ ਕਾ ਰਿਜਕੁ ਪਇਆ। ।੧੨।। ਵਵੈ ਨਦਰਿ ਕਰੇ ਜਾ 
ਦੇਖਾ ਦੂਜਾ ਕੋਈ ਨਾਹੀ।। ਏਕੋ ਰਵਿ ਰਹਿਆ ਸਭ ਥਾਈ ਏਕ ਵਸਿਆ ਮਨ ਮਾਹੀ। ।੧੩। | 
ਟਟੈ ਟੰਚੁ ਕਰਹੁ ਕਿਆ ਪ੍ਰਾਣੀ ਘੜੀ ਕਿ ਮੁਹਤਿ ਕਿ ਉਠਿ ਚਲਣਾ।। ਜੂਐ ਜਨਮੁ ਨ 
ਹਾਰਹੁ ਅਪਣਾ ਭਾਜਿ ਪੜਹੁ ਤੁਮ ਹਰਿ ਸਰਣਾ। ।੧੪।। ਠਠੇ ਠਾਢਿ ਵਰਤੀ ਤਿਨ ਅੰਤਰਿ 
ਹਰਿ ਚਰਣੀ _ ਜਿਨਕਾ ਚਿਤੁ _ਲਾਗਾ।। ਚਿਤੁ _ਲਾਗਾ ਸੇਈ ਜਨ _ ਨਿਸਤਰੇ 
ਤਉ ਪਰਸਾਦੀ ਸੁਖੁ ਪਾਇਆ।। _੧੫।। ਡੰਡੇ _ਡੰਫੁ _ਕਰਹੁ _ਕਿਆ ਪ੍ਰਾਣੀ ਜੋ 
ਕਿਛੁ ਹੋਆ ਸੁ ਸਭ ਚਲਣਾ।। ਤਿਸੈ ਸਰੇਵਹੁ ਤਾਂ ਸੁਖ੍ਹ ਪਾਵਹੁ ਸਰਬ ਨਿਰੰਤਰਿ ਰਵਿ 
ਰਹਿਆ। ।੧੬।। ਢਢੇ ਢਾਹਿ ਉਸਾਰੈ ਆਪੇ ਜਿਉ ਤਿਸੁ ਭਾਵੈ ਤਿਵੈ ਕਰੇ।। ਕਰਿ ਕਰਿ ਵੇਖੇ 
ਹੁਕਮੁ ਚਲਾਏ ਤਿਸੁ ਨਿਸਤਾਰੇ ਜਾਕਉ ਨਦਰਿ ਕਰੇ।।੧੭।। ਣਾਣੈ ਰਵਤੁ ਰਹੈ ਘਟ ਅੰਤਰਿ 
ਹਰਿ ਗੁਣ ਗਾਵੇ 


5।। 58000 9800 5॥10। 0 ੬00੧ ੧3108।5॥0੫6011.60।। 


15 

ਸੋਈ।।ਆਪੇ ਆਪਿ _ ਮਿਲਾਏ ਕਰਤਾ _ਪੁਨਰਪਿ ਜਨਮੁ ਨ _ਹੋਈ। ।੧੮। ।ਤਤੇ 
ਤਾਰੂ ਭਵਜਲੁ ਹੋਆ ਤਾਕਾ ਅੰਤੁ ਨ ਪਾਇਆ।। ਨਾ ਤਰਨਾ ਤੁਲਹਾ ਹਮ ਬੂਡਸਿ ਤਾਰਿ 
ਲੇਹਿ ਤਾਰਣ ਰਾਇਆ। ।੧੯।। ਥਥੈ ਥਾਨਿ ਥਾਨੰਤਰਿ ਸੋਈ ਜਾਕਾ ਕੀਆ ਸਭ ਹੋਆ। । 
ਕਿਆ ਭਰਮੁ ਕਿਆ ਮਾਇਆ ਕਹੀਐ ਜੋ ਤਿਸੁ ਭਾਵੇ ਸੋਈ ਭਲਾ।।੨0।। ਦਦੈ ਦੋਸੁ ਨ 
ਦੇਉ ਕਿਸੈ ਦੋਸੁ ਕਰੰਮਾ ਆਪਣਿਆ।। ਜੋ ਮੇ ਕੀਆ ਸੋ ਮੈ ਪਾਇਆ ਦੋਸੁ ਨ ਦੀਜੈ ਅਵਰ 
ਜਨਾ। ।੨੧।। ਧਧੈ ਧਾਰਿ ਕਲਾ ਜਿਨਿ ਛੋਡੀ ਹਰਿ ਚੀਜੀ ਜਿਨਿ ਰੰਗ ਕੀਆ।। ਤਿਸਦਾ 
ਦੀਆ ਸਭਨੀ ਲੀਆ ਕਰਮੀ ਕਰਮੀ ਹੁਕਮੁ ਪਾਇਆ। ।੨੨।। ਨੰਨੇ ਨਾਹ ਭੋਗ ਨਿਤ ਭੋਰੀ 
ਨਾ ਡੀਠਾ ਨਾ ਸੰਮ੍ਰਲਿਆ।। ਗਲੀ ਹਉ ਸੋਹਾਗਣਿ ਭੈਣੇ ਕੰਤੁ ਨ ਕਬਹੂੰ ਮੇ ਮਿਲਿਆ। ।੨੩। । 
ਪਪੈ ਪਾਤਿਸਾਹੁ ਪਰਮੇਸੁਰ ਵੇਖਣੁ ਕਉ ਪਰਪੰਚੁ ਕੀਆ।। ਦੇਖੇ ਬੂਝੈ ਸਭ ਕਿਛੁ ਜਾਣੈ ਅੰਤਰਿ 
ਬਾਹਰਿ ਰਵਿ ਰਹਿਆ। ।੨੪।। ਫਫੈ ਫਾਹੀ ਸਭੁ ਜਗੁ ਫਾਸਾ ਜਮਕੈ ਸੰਗਲਿ ਬੰਧਿ ਲਇਆ। । 
ਗੁਰ ਪਰਸਾਦੀ ਸੇ ਨਰ ਉਬਰੇ ਜਿ ਹਰਿ ਸਰਣਾਗਤਿ ਭਜਿ ਪਇਆ। ।੨੫।। ਬਬੈ ਬਾਜੀ 
ਖੇਲਣ ਲਾਗਾ ਚਉਪੜਿ ਕੀਤੇ ਚਾਰਿ ਜੁਗਾ।। ਜੀਅ ਜੰਤ ਸਭ ਸਾਰੀ ਕੀਤੇ ਪਾਸਾ ਢਾਲਣਿ 
ਆਪਿ _ਲਗਾ। ।੨੬।। ਭਭੇ _ਭਾਲਹਿ ਸੇ ਫਲੂ ਪਾਵਹਿ ਗੁਰ ਪਰਸਾਦੀ ਜਿਨ 
ਕਉ ਭਉ ਪਇਆ।। _ ਮਨਮੁਖ ਫਿਰਹਿ _ਨ _ਚੇਤਹਿ ਮੂੜੇ _ਲਖ _ ਚਉਰਾਸੀਹ 
ਫੇਰੁ ਪਇਆ। ।੨੭।। ਮੰਗੇ ਮੋਹੁ ਮਰਣੁ ਮਧੁ ਸੂਦਨੁ ਮਰਣੁ ਭਇਆ ਤਬ ਚੇਤਵਿਆ। । 
ਕਾਇਆ ਭੀਤਰਿ ਅਵਰੋ ਪੜਿਆ ਮੰਮਾ ਅਖਰੁ ਵੀਸਰਿਆ। ।੨੮।। ਯਯੈ ਜਨਮੁ ਨ ਹੋਵੀ 
ਕਦਹੀ ਜੇਕਰਿ ਸਚੁ ਪਛਾਣੈ।। ਗੁਰਮੁਖ ਆਖੇ ਗੁਰਮੁਖਿ ਬੂਝੇ ਗੁਰਮੁਖਿ ਏਕੋ ਜਾਣੈ। ।੨੯।। 
ਰਾਰੈ ਰਵਿ ਰਹਿਆ ਸਬ ਅੰਤਰਿ ਜੇਤੇ ਕੀਏ ਜੰਤਾ।। ਜੰਤ ਉਪਾਇ ਧੰਧੈ ਸਭ ਲਾਏ 


5।। 58000 9800 5॥10। 0 ੬00੧ ੧3108।5॥0760011.60।। 


16 

ਕਰਮੁ ਹੋਆ ਤਿਨ ਨਾਮੁ ਲਇਆ। ।੩0।। ਲਲੇ ਲਾਇ ਧੰਧੈ ਜਿਨਿ ਛੋਡੀ ਮੀਠਾ ਮਾਇਆ 
ਮੋਹੁ ਕੀਆ।। ਖਾਣਾ ਪੀਣਾ ਸਮ ਕਰਿ ਸੁਹਣਾ ਭਾਣੈ ਤਾਕੇ ਹੁਕਮੁ ਪਇਆ। ।੩੧।। ਵਵੇੈ 
ਵਾਸਦੇਉ ਪਰਮੇਸਰੁ ਵੇਖਣ ਕਉ ਜਿਨਿ ਵੇਸੁ ਕੀਆ।। ਵੇਖੇ ਚਾਖੇ ਸਭੁ ਕਿਛੁ ਜਾਣੈ ਅੰਤਰਿ 
ਬਾਹਰਿ ਰਵਿ ਰਹਿਆ। ।੩੨।। ੜਾੜੈ ਰਾੜਿ ਕਰਹਿ ਕਿਆ ਪ੍ਰਾਣੀ ਤਿਸਹਿ ਧਿਆਵਹੁ ਜਿ 
ਅਮਰੁ ਹੋਆ।। ਤਿਸਹਿ ਧਿਆਵਹੁ ਸਚਿ ਸਮਾਵਹੁ ਓਸੁ ਵਿਟਹੁ ਕੁਰਬਾਨ ਕੀਆ। ।੩੩। । 
ਹਾਹੈ ਹੋਰੁ _ਨ ਕੋਈ ਦਾਤਾ _ਜੀਅ' ਉਪਾਇ ਜਿਨਿ ਰਿਜਕੁ _ਦੀਆ।। ਹਰਿ 
ਨਾਮੁ ਧਿਆਵਹੁ ਹਰਿ ਨਾਮਿ ਸਮਾਵਹੁ ਅਨਦਿਨੁ ਲਾਹਾ ਹਰਿ ਨਾਮੁ ਲੀਆ।। ੩੪।। ਆਇੜੇ 
ਆਪਿ ਕਰੇ ਜਿਨਿ ਛੋਡੀ ਜੋ ਕਿਛੁ ਕਰਣਾ ਸੁ ਕਰਿ ਰਹਿਆ।। ਕਰੇ ਕਰਾਏ ਸਭੁ ਕਿਛੁ ਜਾਣੈ 
ਨਾਨਕ ਸਾਇਰ ਇਵ ਕਹਿਆ। ।੩੫।।੧।। 

ਤਬ ਗੁਰੂ ਨਾਨਕ ਜੀ ਇਕ ਦਿਨ ਪੜ੍ਹਿਆ ਅਗਲੇ ਦਿਨ ਚੁਪ ਕਰ ਰਹਿਆ।। ਜਾਂ 
ਚੁਪ ਕਰ ਰਹਿਆ ਤਾਂ ਪਾਂਧੇ ਪੁਛਿਆ: 'ਨਾਨਕ ! ਤੂੰ ਪੜ੍ਹਦਾ ਕਿਉਂ ਨਹੀਂ ? 'ਤਬ 
ਗੁਰੂ ਨਾਨਕ ਕਹਿਆ: 'ਪਾਂਧਾ ! ਤੂੰ ਕੁਛ ਪੜ੍ਹਿਆ ਹੈਂ ਜੋ ਮੇਰੇ ਤਾਈ ਪੜ੍ਹਉਂਦਾ ਹੈ ?' ਤਬ 
ਪਾਂਧੇ ਕਹਿਆ, 'ਮੇਂ ਸਭੋ ਕਿਛ ਪੜ੍ਹਿਆ ਹਾਂ ਜੋ ਕਿਛ ਹੈ, ਬੇਦ ਸ਼ਾਸਤ੍ਰ ਪੜ੍ਹਿਆ ਹਾਂ, ਜਮਾ, 
ਖਰਚ ਰੋਜ ਨਾਵਾਂ, ਖਾਤਾ, ਲੇਖਾ, ਮੈਂ ਸਭ ਕਿਛੁ ਪੜ੍ਹਿਆ ਹਾਂ`। ਤਬ ਬਾਬੇ ਕਹਿਆ: 'ਪਾਂਧਾ ! 
ਇਨੀਂ ਪੜ੍ਹੇ ਗਲ ਫਾਹੇ ਪਾਉਂਦੇ ਹੈਨ, ਇਹ ਜੇ ਪੜ੍ਹਨਾ ਹੈ ਸਭ ਬਾਦ ਹੈ'। ਤਬ 
ਗੁਰੂ ਨਾਨਕ ਇਹ ਸਬਦ ਉਠਾਇਆ, ਸਿਰੀ ਰਾਗੁ ਵਿਚ ਮਹਲੁ ੧ 


"ਵਲੈਤ ਵਾਲੇ ਨੁਸਖੇ ਵਿਚ ਇਥੋਂ ਅਗੇ ਦੋ ਪੱਤਰੇ ਹਨ ਨਹੀਂ ਜੋ ਇਬਾਰਤ ਅਗੇ "ਉਪਾਇ..ਤੇ ਨੀਸਾਣੁ। ।੧।।ਰਹਾਉ।।'' 
ਤੱਕ ਇਥੇ ਦਿੱਤੀ ਹੈ ਉਹ ਉਸ ਨੁਸਖੇ ਤੋਂ ਲੀਤੀ ਗਈ ਹੈ ਜੋ ਹਾਫ਼ਜਾਬਾਦ ਵਾਲੀ ਦਾ ਉਤਾਰਾ ਹੈ। 


5।। 58000 9800 5॥10। 0 ੬00੧ ੧3108।5॥0੫6011.60।। 


17 
ਜਾਲਿ ਮੋਹੁ _ਘਸਿ ਮਸੁ ਕਰਿ ਮਤਿ ਕਾਗਦੁ ਕਰਿ ਸਾਰੁ।। ਭਾਉ ਕਲਮ ਕਰਿ 
ਚਿਤੁ ਲੇਖਾਰੀ ਗੁਰ ਪੁਛਿ ਲਿਖੁ ਬੀਚਾਰੁ।। ਲਿਖੁ ਨਾਮ ਸਲਾਹ ਲਿਖੁ _ਲਿਖੁ ਅੰਤ ਨ 
ਪਾਰਾਵਾਰੁ।।੧।। ਬਾਬਾ ਏਹੁ ਲੇਖ਼ਾ ਲਿਖਿ ਜਾਣੁ।। ਜਿਥੈ ਲੇਖਾ ਮੰਗੀਐ ਤਿਥੈ ਹੋਇ ਸਚਾ 
ਨੀਸਾਣੁ। ।੧।। 

'ਤਬ ਗੁਰੂ ਕਹਿਆ: 'ਹੇ ਪੰਡਿਤ ! ਹੋਰਿ ਜਿਤਨਾ ਪੜਿਨਾ ਸੁਣਿਨਾ ਸਭੁ ਬਾਦਿ ਹੈ। 
ਬਿਨਾ ਪਰਮੇਸੁਰਿ ਕੇ ਨਾਮਿ ਸਭ ਬਾਦਿ ਹੈ। 'ਤਬਿ ਪਾਂਧੇ ਕਹਿਆ: 'ਨਾਨਕ ਹੋਰੁ ਪੜਿਣਾ ਮੇਰੇ 
ਤਾਈ _ਬਤਾਈ ਵਿਖਾ ਜਿਤੁ _ਪੜਿਐ _ਛੁਟੀਦਾ _ਹੈ।' ਤਬਿ ਨਾਨਕ ਕਹਿਆ: 
'ਸੁਣ੍ਹਿ ਹੇ ਸੁਆਮੀ ! ਇਹੁ ਜ ਸੰਸਾਰਿ ਕਾ ਪੜਿਆ ਹੈ ਐਸਾ ਹੈ; ਜੋ ਮਸੁ ਦੀਵੇ ਕੀ 
ਅਰੁ ਕਾਗਦੁ ਸਣੀ ਕਾ ਅਰ ਕਲਮ ਕਾਨੇ ਕੀ ਅਰੁ ਮਨੁ ਲਿਖਣਹਾਰੁ ਅਰ ਲਿਖਿਆ ਸੋ 
ਕਿਆ ਲਿਖਿਆ? ਮਾਇਆ ਕਾ ਜੰਜਾਲ ਲਿਖਿਆ। ਜਿਤੁ ਲਿਖਿਐ ਸਭੁ ਵਿਕਾਰ ਹੋਵਨਿ। 
ਓਹੁ ਜਿ ਲਿਖਣੁ ਸਭੁ ਸਚਿ ਕਾ ਹੈ ਸੋ ਐਸਾ ਹੈ: ਜੋ ਮਾਇਆ ਕਾ ਮੋਹੁ ਜਾਲਿ ਕਰਿ 
ਮਸੁ ਕਰੀਐ ਅਰ ਤਪਸਿਆ ਕਾਗਦੁ ਕਰੀਐ। ਅਰੁ ਜੋ ਕਛੁ ਇਛਿਆ ਅੰਤੁ ਕਛੁ ਭਾਉ ਹੈ 
ਤਿਸਕੀ ਕਲਮ ਕਰੀਐ। ਅਰ ਚਿਤੁ ਲਿਖਣਿਹਾਰ ਕਰਹੁ ਅਰ ਲਿਖੀਐ; ਸੋਕਿਆ ਲਿਖੀਐ ? 
“ਪਰਮੇਸਰ ਕਾ_ਨਾਮੁ ਲਿਖੀਐ, ਸਲਾਹ _ਲਿਖੀਐ, ਜਿਤੁ ਲਿਖੇ ਸਭ ਵਿਕਾਰ ਮਿਟਿ ਜਾਹਿ। 
ਬੇਅੰਤ ਸੋਭਾ ਲਿਖੇ, ਜੈਤੁ ਲਿਖੇ ਤਨ ਸੁਖੀ ਹੋਇ। ਤਿਸਕਾ ਅੰਤੁ ਪਾਰਾਵਾਰੁ ਕਿਛੁ ਪਾਯਾ ਨਹੀਂ 


ਜੀ 


ਸਬਦ ਦੀਆਂ ਪਹਿਲੀਆਂ ਤੁਕਾਂ ਦਾ ਟੀਕਾ ਦੋ ਗੁੰਮ ਪੌਤ੍ਰਿਆਂ ਵਿਚ ਗਿਆ ਹੈ ਤੇ ਹਾਫ਼ਜਾਬਾਦ ਵਾਲੇ ਨੁਸਖੇ ਵਿਚ 'ਤਬ 
ਗੁਰੂ...ਤੋਂ.. ਪਾਯਾ ਨਹੀਂ ਜਾਤਾ-ਤੌਂਕ ਦਾ ਸਾਰੇ ਦਾ ਸਾਰਾ ਪਾਠ ਨਹੀਂ ਹੈ। ਏਹ ਸਤਰਾਂ 'ਖਾਲਸਾ ਕਾਲਜ ਅੰਮ੍ਰਿਤਸਰ' ਵਾਲੇ ਨੁਸਖੇ ਤੋਂ 
ਦਿੱਤੀਆਂ ਹਨ, ਇਨ੍ਹਾਂ ਤੋਂ ਅਗੇ ਵਲੈਤ ਵਾਲੀ ਪੋਥੀ ਦਾ ਪਾਠ ਚੱਲ ਪੈਂਦਾ ਹੈ। 

“ਇਥੋਂ ਅਗੇ ਵਲੋਤ ਵਾਲੀ ਪੋਥੀ ਦਾ ਪਾਠ ਚਲ ਪਿਆ। 


5।। 58000 9800 5॥10। 0 ੬00੧ ੧3108।5॥0੫6011.60।। 


18 

'ਹੇ ਪੰਡਤਾ ! ਜੇ ਇਹ ਲੇਖਾ ਪੜ੍ਹਿਆ ਹੈ ਤਾਂ ਪੜ੍ਹ ਅਰ ਮੁਝ ਕਉ ਭੀ ਪੜ੍ਹਾਇ। 
ਨਾਹੀ ਤਾਂ ਨਾ ਪੜ੍ਹਾਇ। ਸੁਣ ਹੇ ਪੰਡਤਾ ! ਜਹਾਂ ਇਹ ਤੇਰਾ ਜੀਉ ਜਾਵੇਗਾ, ਤਹਾਂ ਤੇਰੇ ਹੱਥ 
ਇਹ ਪੜਨਾ ਨੀਸਾਣ ਹੋਵੇਗਾ, ਤੇਰੇ ਨਜੀਕ ਜਮ ਕਾਲ ਨਾ ਆਵੇਗਾ। ` 

ਤਬ ਉਨ ਪੰਡਤ ਕਹਿਆ: 'ਏ ਨਾਨਕ ! ਇਹ ਬਾਤਾਂ ਤੈਂ ਕਿਸਤੇ ਪਾਈਆਂ ਹਨ ? 
ਪਰ ਸੁਣ ਹੇ ਨਾਨਕ ! ਏਹੁ ਜੁ ਪਰਮੇਸਰ ਕਾ ਨਾਮ ਲੇਤੇ ਹੈਂ ਤਿਨ ਕਉ ਕਵਨ ਫਲ ਲਗਤੇ 
ਹੈਂ ?' ਤਬ ਗੁਰੂ ਨਾਨਕ ਦੂਜੀ ਪਉੜੀ ਕਹੀ- 
'ਜਿਥੇ ਮਿਲਹਿ ਵਡਿਆਈਆ ਸਦ ਖੁਸ਼ੀਆ ਸਦ ਚਾਉ। ਤਿਨ ਮੁਖਿ ਟਿਕੇ ਨਿਕਲਹਿ ਜਿਨ 
ਮਨਿ ਸਚਾ ਨਾਉ।। ਕਰਮਿ ਮਿਲੈ ਤਾਂ ਪਾਈਐ ਨਾਹੀ ਗਲੀ ਵਾਉ ਦੁਆਉ। ।੨। । 

ਤਬ ਗੁਰੂ ਬਾਬੇ ਨਾਨਕ ਕਹਿਆ: 'ਸੁਣਿ ਹੇ ਪੰਡਿਤਾ ! ਜਹਾਂ ਏਹੁ ਤੇਰਾ ਜੀਉ ਜਾਵੇਗਾ 
ਤਹਾ ਇਸ ਪਰਮੇਸਰ ਸਿਮਰਣ ਕਾ ਏਹੁ ਪੁੰਨ ਹੋਵੇਗਾ ਜੋ ਸਦਾ ਸਦਾ ਖੁਸ਼ੀਆਂ, ਨਿਤ ਨਿਤ 
ਅਨੰਦ ਮਹਾਂ ਮੰਗਲਨਿਧਾਨ ਪਰਾਪਤਿ ਹੋਵਹਿੰਗੇ। ਪਰ ਜਿਨ੍ਹਾ ਮਨਿ ਬਚ ਕਰਮਿ ਕਰਕੇ 
ਸਿਮਰਿਆ ਹੈ। ਅਰੁ ਉਪਾਇ ਕਰਿ ਕਰਿ ਗਲੀ ਪਰਮੇਸਰੁ ਲੀਆ ਨਹੀਂ ਜਾਤਾ।' ਤਬਿ 
ਓਹੁ ਪੰਡਿਤ ਹੈਰਾਨ ਹੋਇ ਰਹਿਆ ਫਿਰਿ ਉਠਿ ਪੰਡਤੁ ਕਹਿਆ: 'ਏ ਨਾਨਕ ! ਏਹੁ ਜੋ 
ਪਰਮੇਸਰ ਕਾ ਨਾਮੁ ਲੇਤੇ ਹੈਂ ਤਿਨ ਕਉ ਤਾਂ ਕੋਈ ਨਾਹੀ ਜਾਣਤਾ, ਉਨ ਕਉ ਤਾਂ ਰੋਟੀਆਂ 
ਭੀ ਨਾਹੀਂ ਜੁੜਿ ਆਵਤੀਆਂ, ਅਰੁ ਇਕ ਜੋ ਪਾਤਸਾਹੀ ਕਰਦੇ ਹੈਨਿ, ਸੋ ਬੁਰਿਆਈਆਂ ਭੀ 
ਕਰਦੇ ਹੈਨਿ ਅਰੁ ਪਰਮੇਸਰੁ ਵੀ ਨਾਹੀ ਸਿਮਰਦੇ; ਕਹੁ ਦੇਖਾ ਓਨਿ ਕਵਨ ਪਾਪ ਕੀਤੇ ਹੈਨਿ 
ਜੋ ਪਾਤਸਾਹੀ ਭੀ ਡਰਹਿ ਅਰੁ ਪਰਮੇਸਰ ਤੋ ਭੀ ਨਾ ਡਰਹਿ ?' ਤਬ ਫਿਰ ਗੁਰੂ ਨਾਨਕ 
ਤੀਜੀ ਪਉੜੀ ਕਹੀ:- 

“ਇਕਿ ਆਵਹਿ ਇਕਿ ਜਾਹਿ ਉਠਿ ਰਖੀਅਹਿ ਨਾਵ ਸਲਾਰ। । 

ਇਕਿ ਉਪਾਏ ਮੰਗਤੇ ਇਕਨਾ ਵਡੇ ਦਰਵਾਰ।। ਅਗੇ ਗਇਆ 


5।। 58000 9800 5॥10। 0 ੬00੧ ੧3108।5॥0੫6011.60।। 


ਜਾਣੀਐ ਵਿਣੁ ਨ ਵੈ ਵੈਕਾਰ। ।੩।।' 

ਤਬ ਗੁਰੂ ਬਾਬੇ ਨਾਨਕ ਕਹਿਆ : 'ਸੁਣ ਹੋ ਪੰਡਤ ! ਇਕ ਆਵਤੇ ਹੈਂ, ਇਕ ਜਾਤੇ 
ਪਰ ਸੁਣਿ ਹੇ ਪੰਡਿਤ ! ਜੋ ਉਹਾਂ ਆਗ ਜਾਵਹਿਗੇ, ਅਰੁ ਜੁ ਈਹਾਂ ਸੁਖੁ ਕਰਤੇ ਹੈਂ, 
ਪਰਮੇਸਰ ਨਹੀਂ ਸਿਮਰਤੇ ਉਨ ਕਉ ਐਸੀ ਸਜਾਇ ਮਿਲੈਗੀ, ਜੈਸੀ ਕਪੜੇ ਕਉ ਧੋਬੀ ਦੇਤਾ 
ਹੈ, ਅਰ ਤਿਲਾਂ ਕਉ ਤੇਲੀ ਦੇਤਾ ਹੈ, ਅਰੁ ਨਰਕ ਕੁੰਡੇ ਮਿਲਹਿਗੇ। ਅਰੁ ਜੋ ਪਰਮੇਸਰ 
ਮਿਲਹਿਗੀਆਂ'। ਤਬ ਪੰਡਿਤ ਹੈਰਾਨ ਹੋਇ ਗਇਆ, ਕਹਿਓਸੁ: 'ਏਹੁ ਕੋਈ ਵਡਾ ਭਗਤ ਹੈ'। 
ਤਬ ਫਿਰਿ ਪੰਡਿਤ ਕਹਿਆ: “ਨਾਨਕ ! ਤੂੰ ਐਸੀ ਬਾਤ ਕਰਦਾ ਹੈਂ, ਸੋ ਕਿਉਂ ਕਰਦਾ ਹੈਂ? 
ਅਜੇ ਤਾਂ ਬਾਲਕ ਹੈਂ। ਕੁਛ ਮਾਤਾ ਪਿਤਾ, ਇਸਤ੍ਰੀ ਕੁਟੰਬ ਕਾ ਸੁਖੁ ਦੇਖ, ਅਜੇ ਤੇਰਾ ਕਿਥੇ 
ਓੜਕ ਹੈ'। ਤਬ ਗੁਰੂ ਨਾਨਕ ਜੀ ਚਉਥੀ ਪਉੜੀ ਕਹੀ: ''ਭੈ ਤੇਰੈ ਡਰੁ ਅਗਲਾ ਖਪਿ 
ਖਪਿ ਛਿਜੈ ਦੇਹੁ।। ਨਾਵ ਜਿਨਾਂ ਸੁਲਤਾਨ ਖਾਂਨ ਹੋਦੇ ਡਿਠੇ ਖੇਹ।। ਨਾਨਕ _ਉਠੀ 
ਚਲਿਆ ਸਭਿ ਕੂੜੇ ਤੁਟੈ ਨੇਹ। ।੪।।੬।। 

ਤਿਸ ਕਾ ਪਰਮਾਰਥ ਗੁਰੂ ਨਾਨਕ ਕਹਿਆ 

'ਸੁਣ ਹੋ ਪੰਡਿਤੁ ! ਓਸੁ ਸਾਹਬਿ ਕਾ ਐਸਾ ਡਰੁ ਹੈ ਜੋ ਮੇਰੀ ਦੇਹ ਭੇਮਾਨੁ ਹੋਇ 
ਗਈ ਹੈ। ਜੋ ਈਹਾਂ ਖਾਨ ਸੁਲਤਾਨ ਕਹਾਇਦੇ ਥੇ ਸੋ ਭੀ ਮਰਿ ਖਾਕ ਹੋਇ ਗਏ।। ਜਿਨਕਾ 
ਅਮਰ ਮਨੀਤਾ ਥਾਂ, ਜਿਨਕੈ ਡਰਿ ਪ੍ਰਿਥਵੀ ਭੈਮਾਨ ਹੋਤੀ ਥੀ ਸੋ ਭੀ ਮਰਿ ਖਾਕ ਹੋਇ 
ਗਏ। ਸੁਣ ਹੋ _ਪੰਡਿਤਾ ! ਮੈਂ ਕੂੜਾ ਨੇਹੁ ਕਿਸ ਸੋਂ ਕਰਉਂ, ਹਮ ਭੀ ਉਠਿ ਜਾਹਿੰਗੇ। ਖਾਕ 
ਦਰਿ ਖਾਕ ਹੋਇ ਜਾਹਿੰਗੇ, ਹਮ ਤਿਸਕੀ 


5।। 58000 9800 5॥10। 0 ੬00੧ ੧3108।5॥0760011.60।। 


20 

ਬੰਦਗੀ ਕਰਹਿੰਗੇ ਜੋ' ਜੀਅ ਲਏਗਾ ਫਿਰਿ ਇਸ ਸੰਸਾਰ ਸਉ' ਕੂੜਾ ਨੇਹੁ ਕਿਆ ਕਰਹਿ 
੭ 

ਤਬ ਪੰਡਿਤ ਹੇਰਾਨ ਹੋਇ ਗਇਆ, ਨਮਸਕਾਰੁ ਕੀਤੋਸੁ, ਜੋ ਕੋਈ ਪੂਰਾ ਹੈ: 'ਜੋ ਤੇਰੇ 
ਆਤਮੇ ਆਉਂਦੀ ਹੈ ਸੋ_ਕਰਿ'। ਤਬ ਗੁਰੂ ਬਾਬਾ ਜੀ ਘਰਿ ਆਇਕੈ ਬੈਠ ਰਹਿਆ। ਬੋਲੋ 
ਵਾਹਿਗੁਰੂ। 

੩ ਕੁੜਮਾਈ, ਵਿਆਹ 

ਆਰਿਆ ਪਰਮੇਸ਼ਰ ਕੀ ਹੋਈ ਜੋ ਕਿਰਤਿ ਕਛੁ ਨ ਕਰੇ। ਜੇ ਬੈਠੇ ਤਾਂ ਬੈਠਾ ਹੀ ਰਹੈ, 
ਜਾਂ ਸੋਵੇ ਤਾਂ ਸੋਇਆ ਹੀ ਰਹੈ। ਫ਼ਕੀਰਾਂ ਨਾਲਿ ਮਜਲਸ ਕਰੇ। ਬਾਬਾ ਕਾਲੂ ਹੈਰਾਨ ਹੋਇ 
ਗਇਆ, ਕਹਿਆ ਸੁ 'ਨਾਨਕ ! ਤੂੰ ਇਵੈ ਰਹੈ ਤਾਂ ਕਿ ਹੋਵੈ ?' 

ਜਬ ਗੁਰੂ ਨਾਨਕ ਬਰਸਾਂ ਨਵਾਂ ਕਾ ਹੋਆ ਤਬਿ ਫਿਰਿ 
ਤੋਰਕੀ ਪੜ੍ਹਨ ਪਾਇਆ। _ਵਤ ਘਰ ਬਹਿ ਗਇਆ, ਦਿਲ ਦੀ ਖ਼ਬਰ ਗਲ ਕਿਸੈ ਨਾਲ 
ਕਰੇ ਨਾਹੀਂ। ਤਬ ਕਾਲੂ ਨੂੰ ਲੋਕਾਂ ਆਖਿਆ 'ਕਾਲੂ ! ਇਸਦਾ ਵਿਵਾਹ ਕਰ'। ਤਬ 
ਕਾਲੂ ਉਠ ਖੜਾ ਹੋਇਆ ਚਿਤਾਵਨੀ ਕੀਤੀਆਸੁ ਜੋ ਕਿਵੇ ਕੁੜਮਾਈ ਹੋਵੈ। ਤਦ ਮੂਲਾ ਖੌਤ੍ਰੀ 
ਜਾਤਿ ਚੋਣਾ ਤਿਸਦੇ ਘਰ ਕੁੜਮਾਈ ਹੋਈ”। 

ਤਾਂ ਬਾਬਾ ਬਰਸਾਂ ਬਾਰਾਂ ਕਾ ਹੋਇਆ ਤਬ ਵੀਵਾਹਿਆ। 

`ਇਥੇ ਹਾ: ਬਾ: ਨੁ: ਵਿਚ ਸਾਰੀ ਇਬਾਰਤ ਨਹੀਂ ਹੈ, ਫੋਟੋ ਦੇ ਨੁਸਖੇ ਵਿਚ ਹਾਸ਼ੀਏ ਛਿਜੇ ਹੋਣ ਕਰਕੇ ਅੱਖਰ ਨਹੀਂ ਆਏ। 
ਇਹ ਪਾਠ-ਬੰਦਗੀ ਕਰਹਿੰਗੇ ਜੋ-ਤੇ ਇਸ ਸੰਸਾਰ ਸਉ-ਖਾਲਸਾ ਕਾਲਜ ਵਾਲੀ ਪੋਥੀ ਤੋਂ ਪਾਏ ਹਨ। 

ਏਥੋਂ ਅੱਗੇ ਵਲੈਤ ਵਾਲੇ ਨੁਸਖੇ ਵਿਚ ਦੋ ਪਤਰੇ ਹੈਨ ਨਹੀਂ ਹਾਫ਼ਜ਼ਾਬਾਦ ਵਾਲੇ ਨੁਸਖੇ ਦੇ ਉਤਾਰੇ ਤੋਂ ਦੋ ਪਤਰੇ ਦੀ 
ਇਬਾਰਤ-ਤੋਰਤੀ ਪੜ੍ਹਨ...ਤੋਂ ਓਥੇ ਕਿਛੁ ਨਹੀਂ ਉਜੜਿਆ-(ੰਨਾ ੨੭) ਤਕ ਏਥੇ ਪਾਈ ਹੈ। 


੨ਛਲੇਰੀਆਂ ਸਾਖੀਆਂ ਵਿਚ ਵਿਵਾਹ ਸੁਲਤਾਨ ਪੁਰ ਜਾ ਕੇ ਹੋਯਾ ਲਿਖਿਆ ਹੈ। ਪਰ ਭਾਈ ਮਨੀ ਸਿੰਘ ਜੀ ਨੇ ਵਿਆਹ 
ਇਥੇ ਹੀ ਹੋਇਆ ਦੱਸਿਆ ਹੈ। 


5।। 58000 9800 5॥10। 0 ੬00੧ ੧3108।5॥0760011.60।। 


| 
ਬਾਬਾ ਲੱਗਾ ਸੰਸਾਰ ਕੀ ਕਿਰਤ ਕਰਣ, ਪਰ ਚਿਤ ਕਿਸੈ ਨਾਲ ਲਾਏ ਨਾਹੀਂ, ਘਰ 
ਦੀ ਖ਼ਬਰ ਲਏ ਨਾਹੀਂ. ਘਰ ਦੇ ਆਦਮੀ ਆਖਣ 'ਜੋ ਅੱਜ ਕਲ ਫ਼ਕੀਰਾਂ ਨਾਲ ਉਠ ਜਾਂਦਾ 
ਹੈ'। ਬੋਲੋ ਵਾਹਿਗੁਰੂ। 
੪ ਖੇਤ ਹਰਿਆ 

ਤਬ ਆਗਿਆ ਪਰਮੇਸਰ ਕੀ ਹੋਈ, ਜੋ ਇਕ ਦਿਨ ਕਾਲੂ ਕਹਿਆ: “ਨਾਨਕ ਇਹ 
ਘਰ ਦੀਆਂ ਮਹੀਂ ਹਨ ਤੂੰ ਚਾਰ ਲੈ ਆਉ'। ਤਬ ਗੁਰੂ ਨਾਨਕ ਮਹੀਂ ਲੈਕਰ ਬਾਹਰ ਰਿਆ 
ਤਾਂ ਚਰਾਇ ਲੈ ਆਇਆ। ਫਿਰ ਅਗਲੇ ਦਿਨ ਗਇਆ ਤਾਂ ਮਹੀਂ ਛੱਡਕੇ ਕਣਕ ਦੇ ਬੰਨੇ 
ਪੈ ਸੁੱਤਾ, ਤਬ ਮਹੀਂ ਜਾਇ ਕਣਕ ਨੂੰ ਪਈਆਂ, ਤਬ ਕਣਕ ਉਜਾੜ ਦੂਰ ਕੀਤੀ। ਤਬ ਇਕ 
ਭਂਟੀ ਥਾ ਕਣਕ ਦਾ ਖਾਂਵਦ। ਉਹ ਆਇ ਗਇਆ; ਉਨ ਭੱਟੀ ਕਹਿਆ: 'ਭਾਈ ਵੇ ! ਤੂੰ 
ਜੋ ਖੇਤ ਉਜਾੜਿਆ ਹੈ, ਸੋ ਕਿਉ ਉਜਾੜਿਆ ਹੈ ? ਇਸ ਉਜਾੜੇ ਦਾ ਜਵਾਬ ਦੇਹ'। ਤਬ 
ਗੁਰੂ ਨਾਨਕ ਕਹਿਆ 'ਭਾਈ ਵੇ ! ਤੇਰਾ ਕਿਛੁ ਨਾਹੀਂ ਉਜਾੜਿਆ ! ਕਿਆ ਹੋਇਆ ਜਿ 
ਕਿਸੈ ਮਹੀਂ ਮੂੰਹ ਪਾਇਆ ? ਖ਼ੁਦਾਇ ਇਸੈ ਵਿਚ ਬਰਕਤ ਘੱਤਸੀ'। ਤਾਂ ਭੀ ਉਹ ਰਹੈ 
ਨਾਹੀ, ਗੁਰੂ ਨਾਨਕ ਨਾਲ ਲੱਗਾ ਲੜਨ। ਤਬ ਗੁਰੂ ਨਾਨਕ ਅਤੇ ਭੌਂਟੀ ਝਗੜਦੇ ਝਗੜਦੇ 
ਰਾਇ ਬੁਲਾਰ ਪਾਸ ਆਇ ਖੜੇ ਹੋਏ, ਤਬ ਰਾਇ ਬੁਲਾਰ ਕਹਿਆ: 'ਏਹ ਦਿਵਾਨਾ ਹੈ, ਤੁਸੀਂ 
ਕਾਲੂ ਨੂੰ ਸਦਾਵਹੁ'। ਤਬ ਕਾਲੂ ਨੂੰ ਸਦਾਇਆ। ਤਬ ਰਾਇ ਬੁਲਾਰ ਆਖਿਆ: 'ਕਾਲੂ ਇਸ 
ਪੁਤ੍ਰ ਨੂੰ ਸਮਝਾਇਦਾ ਕਿਉਂ ਨਾਂਹੀ, ਜੋ ਪਰਾਈ ਖੇਤੀ ਉਜਾੜ ਆਇਆ ਹੈ ? ਭਲਾ ਦਿਵਾਨਾ 
ਕਰ ਛਡਿਆ ਆਹੀ। ਭਾਈ ਵੇ ! ਏਹ ਉਜਾੜਾ ਜਾਇ ਭਰ ਦੇਹ, ਨਾਹੀ ਤਾਂ ਤੁਰਕਾਂ ਪਾਸ 
ਜਾਇ ਖੜਾ ਹੋਸੀਆ'। ਤਬ ਕਾਲੂ ਕਹਿਆ, 'ਜੀ ਮੇਂ ਕਿਆ ਕਰੀਂ ? ਏਹ ਅਜੈ 


5।। 58000 9800 5॥10। 0 ੬00੧ ੧3108।5॥0760011.60।। 


22 

ਭੀ ਦਿਵਾਨਾ ਫਿਰਦਾ ਹੈ'। ਤਬ ਰਾਇ ਬੁਲਾਰ ਆਖਿਆ, 'ਮੈਂ ਤੇਰੇ ਤਾਈਂ ਗੁਨਾਹ ਬਖਸ਼ਿਆ, 
ਪਰ ਤੂੰ ਇਸਦਾ ਉਜਾੜਾ ਭਰ ਦੇਹ' ਤਬਿ ਨਾਨਕੁ ਮਹੀਨੇ ਤਿੰਨ ਤਾਈ ਖਾਵੈ ਪੀਵੈ 
ਕਿਛੁ ਨਾਹੀ। ਤਬ ਗੁਰੂ ਨਾਨਕ ਆਖਿਆ: 'ਜਾਇ ਦੇਖਹੁ ਓਥੈ ਕਿਛੁ ਨਾਹੀ ਉਜੜਿਆ'। 

ਤਬ ਭੌਂਟੀ ਕਹਿਆ: 'ਜੀ ਮੇਰਾ ਖੇਤੁ ਉਜੜਿਆ ਹੈ, ਮੇਰਾ ਤਪਾਵਸੁ ਕਰਿ. ਨਾਹੀ ਤਾਂ 
ਮੈਂ ਤੁਰਕਾਂ ਪਾਸ ਵੈਂਦਾ ਹਾਂ'। ਤਬ ਗੁਰੂ ਨਾਨਕ ਆਖਿਆ: 'ਦੀਵਾਨ ਸਲਾਮਤਿ ! ਜੇ 
ਹਿਕੁ ਪਠਾ ਰੁੜਿਕਾ ਟੁਕਿਆ ਹੋਵੇ ਤਾੰ ਜਬਾਬੁ ਕਰਣਾ, ਪਰੁ ਤੁਸੀਂ ਆਪਣਾ ਆਦਮੀ ਭੇਜਿ 
ਕਰਿ ਦੇਖਹੁ' ਤਬ ਰਾਇ ਬੁਲਾਰ ਆਪਣੇ ਪਿਆਦੇ ਭੇਜੇ ! ਜੋ _ਉਹਾਂ ਆਦਮੀ ਜਾਵਨਿ ਤਾਂ 
ਖੇਤੀ ਸਬੂਤ ਖੜੀ ਹੈ', ਇਕ ਪਠਾ ਖੇਤੀ ਦਾ ਉਜੜਿਆ ਨਾਹੀਂ ਤਬ ਬਾਬੇ ਸਬਦ ਉਚਾਰਣ 
ਕੀਤਾ:- 

ਸੂਹੀ ਮਹਲਾ ੧ 

ਜੋਗੀ ਹੋਵੇ ਜੋਗਵੈ ਭੋਗੀ ਹੋਵੇ ਖਾਇ।। ਤਪੀਆ ਹੋਵੈ ਤਪੁ ਕਰੈ ਤੀਰਥਿ ਮਲਿ ਮਲਿ 
ਨਾਇ।।੧।। ਤੇਰਾ ਸਦੜਾ ਸੁਣੀਜੈ ਭਾਈ ਜੇਕੋ ਬਹੇ ਅਲਾਇ।।੧।। ਰਹਾਉ।। ਜੈਸਾ 
ਬੀਜੈ ਸੋ ਲੂਣੈ ਜੋ ਖਟੈ ਸੁ ਖਾਇ।। ਅਗੈ ਪੁਛ ਨ ਹੋਵਈ ਜੋ ਸਣੁੂ ਨੀਸਾਣੈ ਜਾਇ। ।੨।। 
ਤੈਸੋ ਜੈਸਾ ਕਾਢੀਐ ਜੈਸੀ ਕਾਰ ਕਮਾਇ।। ਜੋ ਦਮੁ ਚਿਤਿ ਨ ਆਵਈ ਸੋ ਦਮੁ ਬਿਰਥਾ 
ਜਾਇ।।੩।। ਇਹੁ ਤਨੁ ਵੇਚੀ ਬੈ ਕਰੀ ਜੇ ਕੋ ਲਏ ਵਿਕਾਇ।। ਨਾਨਕ ਕੰਮਿ ਨ ਆਵਈ 
ਜਿਤੁ ਤਨਿ ਨਾਹੀ ਸਚਾ ਨਾਉ। ।੪।। 

ਤਬਿ ਰਾਇ ਬੁਲਾਰ ਉਸ ਭੌਂਟੀ ਕਉ ਝੂਠਾ ਕੀਤਾ, ਗੁਰੂ ਨਾਨਕੁ ਅਤੇ ਕਾਲੂ ਦੋਵੈ 
ਘਰਿ ਆਏ। 


`'ਏੇਥੇ ਵਲੇਤ ਵਾਲੇ ਨੁਸਖੇ ਵਿਚ ਇਕ ਸਤਰ ਮਿਟੀ ਹੋਈ ਹੈ. ਇਹ ਪਾਂਠ-ਖੇਤੀ ਸਬੂਤ ਖੜੀ ਹੈ-ਖਾਲਸਾ ਕਾਲਜ ਦੇ ਨੁਸਖੇ 
ਤੋਂ ਲੀਤਾ ਹੈ। 


5।। 58000 9800 5॥10। 0 ੬00੧ ੧3108।5॥0੫6011.60।। 


23 
੫ ਬ੍ਰਿਛ ਦੀ ਛਾਂ ਨਾ ਫਿਰੀ 

ਤਬਿ ਆਰਿਆ ਪਰਮੇਸਰ ਕੀ ਹੋਈ, ਜੋ ਗੁਰੂ ਨਾਨਕ ਦੇ ਘਰਿ ਦੁਇ ਬੇਟੇ ਹੋਏ: 
ਲਖਮੀਦਾਸ ਤੇ ਸ੍ਰੀਚੰਦੁ। ਪਰੁ ਬਾਬੇ ਦੀ ਉਦਾਸੀ ਮਿਟੈ ਨਾਹੀਂ। ਗੁਰੂ ਨਾਨਕ ਰੁਖੀ ਬਿਰਖੀ 
ਜਾਇ ਉਦਾਸੁ ਰਹੈ। ਤਬਿ ਇਕ ਦਿਨ ਗੁਰੂ ਬਾਬਾ ਨਾਨਕ ਜੀ ਜਾਇ ਕਰਿ ਬਾਗ 
ਵਿਚ ਸੁਤਾ, ਫਿਰਿ ਦਿਨੁ ਲਥਾ ਉਠੋ ਨਾਹੀ। ਤਬ ਰਾਇਬੁਲਾਰ ਦੇਵ ਭੌਂਟੀ ਸਿਕਾਰਿ ਚੜਿਆ 
ਥਾ. ਆਉਂਦਾ ਆਉਂਦਾ ਜਾ ਬਾਗ ਵਿਚ ਆਵੇ, ਤਾਂ ਕੋਈ ਦਰਖਤ ਹੇਠਿ ਸੁੱਤਾ ਪਇਆ ਹੈ। 
ਪਰ ਜਾਂ ਦੇਖੇ ਤਾਂ ਹੋਰਨਾਂ ਦਰਖਤਾਂ ਦੀ ਛਾਇਆ ਚਲਿ ਗਈ ਹੈ, ਅਰੁ ਇਸੁ ਦਰਖਤ ਦਾ 
ਪ੍ਰਛਾਵਾਂ ਖੜਾ ਹੈ। ਤਬ ਰਾਇ ਬੁਲਾਰ ਆਖਿਆ, 'ਇਸਨੂੰ ਜਗਾਇਹੁ'। ਜਬ ਉਠਾਇਆ, ਤਾਂ 
ਕਾਲੂ ਦਾ ਪੁੱਤ੍ਰ ਹੈ। ਤਬਿ ਰਾਇਬੁਲਾਰ ਆਖਿਆ, 'ਯਾਰੋ_! ਕੱਲ ਵਾਲੀ" ਵੀ ਗਲਿ _ਡਿਠੀ 
ਹੈ, ਅਰ ਏਹੁ ਭੀ ਦੇਖਹੁ, ਏਹ ਖਾਲੀ ਨਾਹੀ'। ਤਬਿ ਰਾਇਬੁਲਾਰ ਭੱਟੀ ਘਰਿ ਆਇਆ। 
ਆਇ ਕਰਿ ਕਾਲੂ ਨੂੰ ਸਦਾਇਓਸੁ, ਅਰੁ ਆਥਿਓਸੁ: 'ਕਾਲੂ ! ਮਤੁ ਇਸੁ ਪੁਤ੍ਰ ਨੋ ਫਿਟੁ ਮਾਰ 
ਦੇਂਦਾ ਹੋਵੇਂ, ਇਹ ਮਹਾਂਪੁਰਖੁ ਹੈ; ਇਸ ਦਾ ਸਦਕਾ ਮੇਰਾ ਸਹਰੁ ਵਸਦਾ ਹੈ। ਕਾਲੂ ਤੂੰ ਭੀ 
ਨਿਹਾਲੁ ਹੋਆ”, ਅਤੇ ਮੈਂ ਭੀ ਨਿਹਾਲੁ ਹਾਂ, ਜਿਸ ਦੇ ਸਹਰ ਵਿਚਿ ਇਹੁ ਪੈਦਾ ਹੋਆ ਹੈ'। 
ਤਬਿ ਕਾਲੂ ਆਖਿਆ, 'ਜੀ ਖੁਦਾਇ ਦੀਆ ਖੁਦਾਇ ਹੀ ਜਾਣੈ।' ਕਾਲੂ ਘਰਿ ਆਇਆ। 


"ਚਾ ਬਾ: ਨੁਸਖੇ ਵਿਚ ਪਾਠ “ਅਗਲੀ ਗਲ' ਹੈ। 
ਇਸ ਥਾਂਵੇਂ ਹਾ: ਬਾ: ਨੁਸਖੇ ਵਿਚ ਏਹ ਅਖਰ:-ਜੋ ਤੇਰਾ ਪੁਤ੍ਰ ਹੈ-ਹੋਰ ਬੀ ਵਾਧੂ ਹੈਨ। 


5।। 58000 9800 5॥10। 0 ੬00੧ ੧3108।5॥0੫6011.60।। 


॥0/੪/.361॥€.0।0/ 0੯੧8।/3੧003।। 


24 
੬. ਖੇਤੀ, ਵਣਜ, ਸਉਦਾਗਰੀ, ਚਾਕਰੀ 

ਤਬ ਗੁਰੂ ਨਾਨਕ ਫ਼ਕੀਰਾਂ ਨਾਲ ਮਜਲਸਿ ਕਰੈ। ਹੋਰੁ ਕਿਸੇ ਨਾਲਿ ਗਲ ਕਰੈ ਨਾਹੀ। 
ਤਬ ਸਬ ਪਰਵਾਰ ਦੁਖਿਆ। ਆਖਨਿ: 'ਜੋ ਏਹੁ ਕਮਲਾ ਹੋਆ ਹੈ'। ਤਬਿ ਗੁਰੂ ਨਾਨਕ ਜੀ 
ਕੀ ਮਾਤਾ ਆਈ ਉਸ ਆਖਿਆ: 'ਬੇਟਾ ! ਤੁਧ ਫ਼ਕੀਰਾਂ ਨਾਲ ਬੈਠਿਆਂ ਸਰਦੀ ਨਾਹੀ, ਤੈਨੂੰ 
ਘਰੁ ਬਾਰੁ ਹੋਇਆ, ਧੀਆਂ ਪੁਤ੍ਰ ਹੋਏ, ਰੁਜ਼ਗਾਰ ਭੀ _ਕਰਿ। ਨਿਤ ਨਿਤ ਭਲੇਰੀਆਂ ਗੱਲਾਂ 
ਛਡਿ, ਅਸਾਂ ਨੂੰ ਲੋਕ ਹਸਦੇ ਹੈਨਿ, ਜੋ ਕਾਲੂ ਦਾ ਪੁਤ੍ਰ ਮਾਖੁਟੂ ਹੋਆ ਹੈ'। ਜਾਂ ਏਹੁ ਗੱਲਾਂ 
ਮਾਤਾ ਆਖੀਆਂ, ਪਰ ਗੁਰੂ ਨਾਨਕ ਦੇ ਦਿਲਿ ਕਾਈ ਲਗੀਆਂ ਨਾਹੀ। ਫਿਕਰਵਾਨੁ ਹੋਇ 
ਕਰਿ ਪੈ ਰਹਿਆ। ਜਿਉਂ ਪਇਆ, ਤਿਉਂ ਦਿਹਾਰੇ ਚਾਰਿ ਗੁਜਰਿ ਗਏ ਜਾਂ ਮਲਿ ਚੁਕੀ ਤਾਂ 
ਬਾਬੇ ਦੀ ਇਸਤ੍ਰੀ ਸਸੁ ਪਾਸਿ ਆਈ। ਉਨਿ ਆਖਿਆ: 'ਸਸੁ ! ਤੂ ਕਿਆ ਬੈਠੀ ਹੈਂ ? ਜਿਸ 
ਦਾ ਪੁਤ੍ਰਪਇਆ ਹੈ, ਚਉਥਾ ਦਹਾੜਾ ਹੋਆ ਹੈ। ਖਾਂਦਾ ਪੀਂਦਾ ਕਿਛੁ ਨਾਹੀਂ। ਤਬ ਮਾਤਾ 
ਆਈ, ਉਨਿ ਆਖਿਆ: 'ਬੇਟਾ ! ਤੁਧ ਪਇਆਂ ਬਣਦੀ ਨਾਹੀਂ, ਕੁਛ ਖਾਹਿ ਪੀਉ, ਖੇਤੀ ਪਤੀ 
ਦੀ ਖਬਰਿ ਸਾਰਿ ਲਹੁ, ਕਿਛੁ ਰੁਜ਼ਗਾਰ ਦੀ ਖਬਰਿ ਲਹੁ, ਤੇਰਾ ਸਭੁ ਕੁਟੰਬ ਦਿਲਗੀਰ ਹੈ, 
ਅਤੇ ਬੇਟਾ ਜੋ ਤੁਧੁ ਨਾਹੀ ਭਾਂਵਦਾ, ਸੁ ਨਾ ਕਰਿ ਅਸੀ ਤੇਨੂੰ ਕਿਛੁ ਨਹੀ ਆਖਦੇ, 
ਤੂ ਫਿਕਰਵਾਨ ਕਿਉਂ ਹੈ ?' ਤਬਿ ਕਾਲੂ ਨੂੰ ਖਬਰਿ ਹੋਈ, ਤਾ ਕਾਲੂ ਆਇਆ, ਆਖਿਆ: 
'ਬੋਂਚਾ ! ਤੇਨੂੰ ਅਸੀਂ ਕਿ ਆਖਦੇ ਹਾਂ ? ਪਰ ਰੁਜਗਾਰ ਕੀਤਾ ਭਲਾ ਹੈ। ਜਿ ਖੱਤਰੀਆ 
ਦਿਆਂ ਪੁਤ੍ਰ ਪਾਸਿ ਪੰਜੀਹੇ ਹੋਂਦੇ ਹੈਨ ਤਾਂ ਰੁਜਗਾਰ ਕਰਦੇ ਹੈਨਿ"। ਰੁਜਗਾਰ ਕੀਤਾ ਭਲਾ ਹੈ, 
ਬੇਟਾ ! ਅਸਾਡੀ ਖੇਤੀ ਬਾਹਰਿ ਪੌਕੀ ਖੜੀ ਹੈ, ਅਰ ਤੂ ਓਜਾੜਨਾਹੀ, ਕਿਉਂ ਜਿ ਵਿਚ 


`ਹਾ: ਬਾ: ਨੁਸਖੇ ਦਾ ਪਾਠ ਹੈ: ਜੋ ਖਤ੍ਰੀਆਂ ਦਿਆਂ ਪੁਤ੍ਰਾਂ ਪਾਸ ਪਜੀਹੇ ਹੋਂਦੇ ਹੈਨ ਤਾਂ ਰੁਜਗਾਰ ਕਰਦੇ ਨਾਹੀ? 


5।। 58000 9800 5॥10। 0 ੬00੧ ੧3108।5॥0੫6011.60।। 


25 
ਖਲਾ ਹੋਵੇਂ ਤਾਂ ਆਖਨਿ, ਜੋ ਕਾਲੂ ਕਾ ਪੁਤ੍ਰ ਭਲਾ ਹੋਆ। ਬੇਟਾ ! ਖੇਤੀ ਖਸਮਾ ਸੇਤੀ'। ਤਾਂ 
ਗੁਰੂ ਨਾਨਕ ਬੋਲਿਆ, 'ਪਿਤਾ ਜੀ! ਅਸਾਂ ਨਵੇਕਲੀ ਖੇਤੀ ਵਾਹੀ ਹੈ, ਸੋ ਅਸੀਂ ਤਕਰੀ' 
ਰਖਦੇ ਹਾਂ, ਅਸਾਂ ਹਲੁ ਵਾਹਿਆ ਹੈ, ਬੀਉ ਪਾਇਆ ਹੈ, ਵਾੜਿ ਕੀਤੀ ਹੈ, ਅਠੇ ਪਹਿਰ ਖੜੇ 
ਰਖਦੇ ਹਾੰ'। ਪਿਤਾ ਜੀ ਅਸੀਂ ਆਪਣੀ ਖੇਤ੍ਰੀ ਸੰਭਾਲ ਸੰਘਦੇ ਨਾਹੀਂ ਪਰਾਈ ਦੀ ਸਾਰਿ ਕਿਆ 
ਜਾਣਹਿ'। ਤਬਿ ਕਾਲੂ ਹੈਰਾਨ ਹੋਇ ਰਹਿਆ। ਆਖਿਆਸੁ; 'ਵੇਖੋ ਲੋਕੋ ਇਹੁ ਕਿਆ ਆਖਦਾ 
ਹੈ'। ਤਬਿ ਕਾਲੂ ਆਖਿਆ: 'ਤੈ ਨਵੇਕਲੀ ਖੇਤੀ ਕਦਿ ਵਾਹੀ ਹੈ ? ਕਮਲੀਆਂ ਗਲਾਂ ਛਡਿ, 
ਅਗੈ ਅਗੇਰੇ ਪਰੁ ਜੇ ਤੁਧੁ ਭਾਵਸੀ, ਤਾਂ ਅਗਲੀ ਫਸਲੀ ਤੈਨੂੰ ਨਵੇਕਲੀ ਖੇਤੀ ਵਾਹਿ ਦੇਸਾਂ 
ਹੈ। ਦਿਖਾ ਤੂ ਕਿਉ ਕਰਿ ਪਕਾਇ ਖਾਵਿਸੀ'। ਤਬ ਗੁਰੂ ਨਾਨਕ ਆਖਿਆ: 'ਪਿਤਾ ਜੀ, 
ਅਸਾਂ ਖੇਤੀ ਹੁਣਿ ਵਾਹੀ ਹੈ ਅਤੇ ਭਲੀ ਜਮੀ ਹੈ। ਦਿਸਣਿ ਪਾਸਣਿ ਭਲੀ ਹੈ'। ਤਬ 
ਕਾਲੂ ਆਖਿਆ: 'ਬੱਚਾ ! ਅਸਾਂ ਤੇਰੀ ਖੇਤੀ ਡਿਠੀ ਕਾਈ ਨਾਹੀ, ਤੂ ਕਿਆ ਆਖਦਾ ਹੈਂ_?' 
ਤਬਿ ਗੁਰੂ ਨਾਨਕ ਆਥਿਆ 'ਪਿਤਾ ਜੀ ! ਅਸਾਂ ਏਹੁ ਖੇਤੀ ਵਾਹੀ ਹੈ, ਜੋ ਤੂੰ ਸੁਣੇਗਾ ?' 
ਤਬ ਬਾਬੇ ਨਾਨਕ ਇਕੁ ਸਬਦੁ ਉਠਾਇਆ;- 
ਰਾਗੁ ਸੋਰਠਿ ਮਹਲਾ ੧ ਘਰੁ ੧। । 

ਮਨੁ ਹਾਲੀ ਕਿਰਸਾਣੀ ਕਰਣੀ ਸਰਮੁ ਪਾਣੀ ਤਨੁ ਖੇਤੁ।। ਨਾਮੁ ਬੀਜੁ ਸੰਤੋਖੁ ਸੁਹਾਗਾ 
ਰਖੁ ਗਰੀਬੀ ਵੇਸੁ।। ਭਾਉ ਕਰਮ ਕਰਿ ਜੰਮਸੀ ਸੇ ਘਰ ਭਾਗਠ ਦੇਖੁ।।੧।। ਬਾਬਾ 
ਮਾਇਆ ਸਾਥਿ ਨ ਹੋਇ।। ਇਨਿ ਮਾਇਆ ਜਗੁ ਮੋਹਿਆ ਵਿਰਲਾ ਬੂਝੈ ਕੋਇ।। ਰਹਾਉ। । 


ਹਾ ਬਾ: ਨੁਸਖੇ ਵਿਚ ਪਾਠ 'ਤਕੜੀ' ਹੈ। 

ਪਠਾਂਤ੍ਰਰਹਿੰਦੇ ਹਾਂ। 

੧ ਪਨਾਂਤ੍ਰ ਅਸੀਂ ਆਪਣੀ ਖੇਤੀ ਦੀ ਸਭ ਸੋਝੀ ਰਖਦੇ ਹਾਂ, ਪਰਾਈ ਦੀ ਸਾਰ ਕਿਆ ਜਾਣਦੇ ਹਾਂ। 
$.ਅਰੈ_ ਅਗੇਰੇ ਪਰ' ਏਹ ਪਦ ਹਾ: ਬਾ: ਨੁਸਖੇ ਵਿਚ ਨਹੀਂ ਹਨ। 


5।। 58000 9800 5॥10। 0 ੬00੧ ੧3108।5॥0੫6011.60।। 


26 

ਤਬ ਫੇਰ ਕਾਲੂ ਬੋਲਿਆ, 'ਬੱਚਾ ! ਤੂ ਹੱਟ ਬਹੁ, ਅਸਾਡੀ ਭੀ ਹੱਟ ਹੈ'। ਤਬ ਫੇਰ 
ਗੁਰੂ ਨਾਨਕ ਜੀ ਦੂਜੀ ਪਉੜੀ ਆਖੀ ਹਾਣੁ ਹਟੁ ਕਰਿ ਆਰਜਾ ਸਚੁ ਨਾਮੁ ਕਰਿ 
ਵਥੁ।। ਸੁਰਤਿ ਸੋਚ _ਕਰਿ ਭਾਂਡਸਾਲ ਤਿਸੁ ਵਿਚਿ _ਤਿਸਨੋ _ਰਖੁ।। ਵਣਜਾਰਿਆ 
ਸਿਉ ਵਣਜੁ ਕਰਿ ਲੈ ਲਾਹਾ ਮਨ ਹਸੁ।।੨। । 

ਤਬ ਫਿਰ ਕਾਲੂ ਕਹਿਆ, ਬੱਚਾ, ਜੋ ਤੂੰ ਹੱਟ ਨਾਹੀਂ ਬਹਿੰਦਾ, ਤਾਂ ਘੋੜੇ ਲੈ 
ਕਰ ਸੋਦਾਗਰੀ ਕਰ, ਤੇਰੀ ਆਤਮਾ ਉਦਾਸ ਹੈ, ਪਰ ਤੂੰ ਰੁਜ਼ਗਾਰ ਭੀ ਕਰ, ਅਤੇ ਪ੍ਰਦੇਸ ਭੀ 
ਦੇਖਿ, ਅਸੀਂ ਆਖਾਂਹੇ ਜੋ ਰੁਜਗਾਰ ਗਇਆ ਹੈ: ਹੁਣ ਆਂਵਦਾ ਹੈ'। ਤਬ ਗੁਰ ਨਾਨਕ ਜੀ 
ਤੀਜੀ ਪਉੜੀ ਆਖੀ- 
ਸੁਣਿ ਸਾਸਤ ਸਉਦਾਗਰੀ ਸਤੁ ਘੋੜੇ ਲੈ ਚਲੁ।। ਖਰਚੁ ਬੰਨ੍ਹ ਚੰਗਿਆਈਆ ਮਤੁ ਮਨ 
ਜਾਣਹਿ ਕਲ।। ਨਿਰੰਕਾਰ ਕੈ ਦੇਸਿ ਜਾਹਿ ਤਾ ਸੁਖਿ ਲਹਹਿ ਮਹਲੁ। । 

ਤਬ ਫੇਰ ਕਾਲੂ ਆਖਿਆ: 'ਨਾਨਕ ਤੂ ਅਸਾਥਹੁ ਗਇਆ ਹੈਂ, ਪਰ ਤੂ ਜਾਹਿ ਚਾਕਰੀ 
ਕਰ। ਦੌਲਤਖ਼ਾਨ ਕਾ ਮੋਦੀ ਤੇਰਾ ਬਹਿਣੋਈ ਹੈ, ਓਹ ਚਾਕਰੀ ਕਰਦਾ ਹੈ, ਤੂੰ ਭੀ ਜਾਇ 
ਜੈਰਾਮ ਨਾਲ ਚਾਕਰੀ ਕਰ, ਮਤ ਤੇਰਾ ਆਤਮਾ ਓਥੈ ਟਿਕੈ। ਅਸਾਂ ਤੇਰਾ ਖਟਨ ਛਡਿਆ ਹੈ। 
ਬੇਟਾ, ਜੇਕਰ ਤੂ ਉਦਾਸ ਹੋਇ ਕਰ ਜਾਸੀ, ਤਾਂ ਸਭ ਕੋਈ ਆਖਸੀ, ਜੋ ਕਾਲੂ ਦਾ ਪੁਤ੍ਰ 
ਫਕੀਰ ਹੋਇ ਗਇਆ, ਲੋਕ ਮੇਹਣੇ ਦੇਸਨ'। ਤਬ ਗੁਰੂ ਨਾਨਕ ਜੀ ਪਉੜੀ ਚਉਥੀ ਆਖੀ:- 
ਲਾਇ ਚਿਤੁ ਕਰਿ ਚਾਕਰੀ ਮੰਨਿ ਨਾਮੁ ਕਰਿ ਕੰਮੁ।। ਬਨੁ ਬਦੀਆ ਕਰਿ ਧਾਵਣੀ ਤਾਕੋ 
ਆਖੈ ਧੰਨੁ।। ਨਾਨਕ ਵੇਖੈ ਨਦਰਿ ਕਰਿ ਚੜੈ ਚਵਗਣ ਵੰਨੁ। ।੪।।੨।।” 


'ਤਬ ਫੇਰ ਕਾਲੂ.ਤੋਂ ਚਵਗਣ ਵੰਨੁ-ਤਕ ਹਾਫ਼ਜਾਬਾਦ ਵਾਲੀ ਪੋਥੀ ਵਿਚ ਵਾਧਾ ਹੈ ਅਤੇ ਓਸ ਤੋਂ ਪਿਛੋਂ ਵਲੈਤੀ ਪੋਥੀ ਨਾਲ 
ਮਿਲ ਜਾਂਦੀ ਹੈ। ਇੰਨੀਆਂ ਸਤਰਾਂ ਵਲੈਤ ਵਾਲੀ ਪੋਥੀ ਵਿਚ ਨਹੀਂ ਹਨ। 


5।। 58000 9800 5॥10। 0 ੬00੧ ੧3108।5॥0760011.60।। 


27 

ਤਬ ਬਾਬਾ ਬੋਲਿਆ, ਆਖਿਓਸੁ: 'ਪਿਤਾ ਜੀ ! ਅਸਾਡੀ ਖੇਤੀ ਬੀਜੀ ਸੁਣੀਆ ਜੀ, 
ਪਿਤਾ ਜੀ ! ਅਸਾਡੀ ਖੇਤੀ ਬੀਜੀ ਖਰੀ ਜੰਮੀ ਹੈ। ਅਸਾਂ ਇਸ ਖੇਤੀ ਦਾ ਇਤਨਾ ਆਸਰਾ ਹੈ, 
ਜੋ _ਹਾਸਲੁ ਦੀਵਾਨ ਕਾ ਸਭੁ _ਉਤਰੇਗਾ ਤਲੁਬ ਕੋਈ ਨਾ ਕਰੇਗਾ। ਪੁਤ੍ਰ ਧੀਆਂ ਸੁਖਾਲੇ 
ਹੋਵਨਿਗੇ ਅਤੇ ਫਕੀਰ ਭਿਰਾਉਭਾਈ ਸਭਕੋਈ ਵਰੁਸਾਵੈਗਾ। ਜਿਸੁ ਸਾਹਬਿ ਦੀ ਮੈ ਕਿਰਸਾਣੀ 
ਵਾਹੀ ਹੈ, ਸੋ ਮੇਰਾ ਬਹੁਤੁ ਖਸਮਾਨਾ ਕਰਦਾ ਹੈ। ਜਿਸ ਦਿਨ ਦੀ ਉਸ ਦੇ ਨਾਲਿ ਬਣ 
ਆਈ ਹੈ, ਤਿਸ ਦਿਨ ਦਾ ਬਹੁਤ ਖੁਸ ਰਹਦਾ ਹਾਂ, ਜੋ ਕਿਛੁ ਮੰਗਦਾ ਹਾਂ, ਸੋ ਦੇਂਦਾ ਹੈ। 
ਪਿਤਾ ਜੀ _! ਅਸਾਂ ਏਵਡੁ _ਸਾਹਿਬੁ _ਟੋਲਿ ਲਧਾ ਹੈ: _ਸਉਦਾਗਰੀ _ਚਾਕਰੀ 
ਹਟੁ ਪਟਣੁ ਸਭ ਸਉਪਿ ਛਡਿਆ ਹੈਸੁ'। ਤਬ ਕਾਲੂ ਹੈਰਾਨੁ ਹੋਇ ਗਇਆ, ਅਖਿਓਸੁ: 
'ਬੇਟਾ ! ਤੇਰਾ ਸਾਹਿਬੁ ਅਸਾਂ ਡਿਠਾ ਸੁਣਿਆ ਕਿਛੁ ਨਾਹੀ'। ਤਬ ਗੁਰੂ ਬਾਬੇ ਨਾਨਕ 
ਆਖਿਆ: 'ਪਿਤਾ ਜੀ ! ਜਿਨਾ ਮੇਰਾ ਸਾਹਿਬੁ ਡਿੱਠਾ ਹੈ, ਤਿਨਾ ਸਲਾਹਿਆ ਹੈ'। ਤਬਿ 
ਗੁਰੂ ਨਾਨਕ ਹਿਕੁ ਸਬਦੁ ਉਠਾਇਆ:- 

ਰਾਗੁ ਆਸਾ ਮਹਲਾ ੧ ਚਉਪਦੇ ਘਰੁ ੨।। 

ਸੁਣਿ ਵਡਾ ਆਖੇ ਸਭ ਕੋਈ।। ਕੇਵਡੁ ਵਡਾ ਡੀਠਾ ਹੋਈ।। ਕੀਮਤਿ ਪਾਇ ਨ ਕਹਿਆ 
ਜਾਇ। ਕਹਣੈ ਵਾਲੇ ਤੇਰੇ ਰਹੇ ਸਮਾਇ।।੧।। ਵਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ 
ਗਹੀਰਾ ਕੋਈ ਨ ਜਾਣੈ ਤੇਰਾ ਕੇਤਾ ਕੇਵਡੁ _ਚੀਰਾ।।੧।। ਰਹਾਉ।। ਸਭਿ ਸੁਰਤੀ 
ਮਿਲਿ ਸੁਰਤਿ ਕਮਾਈ।। ਸਭਿ ਕੀਮਤਿ ਮਿਲਿ ਕੀਮਤਿ ਪਾਈ।। ਗਿਆਨੀ ਧਿਆਨੀ ਗੁਰ 
ਗੁਰ ਹਾਈ।। ਕਹਣੁ ਨ ਜਾਈ ਤੇਰੀ ਤਿਲੁ ਵਡਿਆਈ। ।੨।। ਸਭਿ ਸਤ ਸਭਿ ਤਪਸਭਿ 
ਚੰਗਿਆਈਆ। । ਸਿਧਾ ਪੁਰਖਾ ਕੀਆ ਵਡਿਆਈਆ।। ਤੁਧੁ ਵਿਣੁ ਸਿਧੀ ਕਿਨੈ ਨ ਪਾਈਆ। । 
ਕਰਮਿ ਮਿਲੈ ਨਾਹੀ ਠਾਕ ਰਹਾਈਆ।।੩।। ਆਖਣ ਵਾਲਾ ਕਿਆ ਬੇਚਾਰਾ।। ਸਿਫਤੀ ਭਰੇ 
ਤੇਰੇ ਭੰਡਾਰਾ।। ਜਿ ਤੂੰ ਦੇਹਿ ਤਿਸੈ ਕਿਆ 


5।। 58000 9800 5॥10। 0 ੬00੧ ੧3108।5॥0੫6011.60।। 


28 

ਚਾਰਾ।। ਨਾਨਕ ਸਚੁ ਸਵਾਰਣ ਹਾਰਾ।।8।।੧।। 

ਤਬ ਫਿਰਿ ਕਾਲੂ ਕਹਿਆ, 'ਏਹ ਗਲਾਂ ਛਡਿ, ਲੋਕਾਂ ਦਾ ਮਾਰਗੁ ਪਕੜ।। ਕਿਰਤਿ 
ਬਿਨਾਂ ਜੀਵਣੁ ਥੋੜਾ ਹੈ'। ਤਬਿ ਫਿਰਿ ਬਾਬਾ ਨਾਨਕ ਚੁਪ ਕਰ ਰਹਿਆ। ਕਾਲੂ ਉਠ 
ਗਇਆ, ਜਾਇ _ਕਿਰਤਿ _ਲਗਾ। _ਆਖਿਓਸੁ: 'ਏਹੁ ਅਸਾਡੇ _ਕੰਮਹੁ ਕਾਜੋਂ ਗਇਆ। 
ਪਰੁ ਬਾਹਰੋਂ ਖੇਤੀ ਉਜੜੇ ਨਾਂਹੀ।' 

ਤਬਿ ਮਾਤਾ ਆਈ। ਆਇ ਕਰਿ ਲਗੀ ਉਪਦੇਸਨਿ। ਆਖਿਓਸੁ: 'ਬੇਟਾ ! ਚਾਰਿ ਦਿਨਿ 
ਨਾਮੁ ਵਿਸਾਰਿ ਦੇਹਿ, ਅਤੇ ਉਠਿ ਖੜਾ ਹੋਹੁ। ਕਪੜੇ ਲਾਇ ਗਲੀ ਕੂਚੈ ਫਿਰਿ, ਜੋ ਲੋਕਾਂ ਦਾ 
ਵਿਸਾਹੁ ਹੋਵੈ ਸਭ ਕੋਈ ਆਖੇ ਜੋ ਕਾਲੂ ਦਾ ਪੁਤ੍ਰ ਚੰਗਾ ਹੋਆ'। _ਤਦਿ ਬਾਬਾ 
ਬੋਲਿਆ, ਸਬਦੁ- 

“ਰਾਗ ਆਸਾ ਮਹਲਾ ੧।। 

ਆਖਾ ਜੀਵਾ ਵਿਸਰੈ ਮਰਿ ਜਾਉ।। ਆਖਣਿ ਆਉਖਾ ਸਾਚਾ ਨਾਉ।। ਸਾਚੇ ਨਾਮ ਕੀ ਲਾਗੈ 
ਭੂਖ।। _ਉਤੁ _ਭੂਖੇ ਖਾਇ _ਚਲੀਅਹਿ _ਦੂਖ।।੧।। ਸੋ ਕਿਉ ਵਿਸਰੈ ਮੇਰੀ 
ਮਾਇ।। ਸਾਚਾ ਸਾਹਿਬੁ ਸਾਚੈ ਨਾਇ। ।੧।।ਰਹਾਉ।। ਸਾਚੇ ਨਾਮ ਕੀ ਤਿਲ ਵਡਿਆਈ। । 
ਆਖਿ ਥਕੇ ਕੀਮਤਿ ਨਹੀ ਪਾਈ।। ਜੇ ਸਭਿ ਮਿਲਿਕੈ ਆਖਣ ਪਾਹਿ।। ਵਡਾ ਨ ਹੋਵੈ ਘਾਟਿ 
ਨ ਜਾਇ।।੨।। ਨਾ ਓਹੁ ਮਰੈ ਨ ਹੋਵੈ ਸੋਗੁ।। ਦੇਦਾ ਰਹੈ ਨ ਚੂਕੈ ਭੋਗੁ।। ਗੁਣੁ ਏਹੋ 
ਹੋਰੁ ਨਾਹੀ ਕੋਇ।। ਨਾ ਕੋ ਹੋਆ ਨਾ ਕੋ ਹੋਇ।।੩।। ਜੇਵਡੁ ਆਪਿ ਤੇਵਡੁ ਤੇਰੀ ਦਾਤਿ। । 
ਜਿਨਿ ਦਿਨੁ _ਕਰਿਕੈ ਕੀਤੀ ਰਾਤਿ।। ਖਸਮੁ ਵਿਸਾਰਹਿ ਤੇ ਕਮਜਾਤਿ।। ਨਾਨਕ ਨਾਵੈ 
ਬਾਝੁ ਸ਼ਨਾਤਿ। ।੪।।੨। । 

ਤਬਿ ਮਾਤਾ ਉਠਿ ਗਈ, ਜਾਇ _ਖਬਰਿ ਕੀਤੀ ਪਰਵਾਰ ਵਿੱਚ। _ਤਬ ਸਾਰਾ 


ਪਰਵਾਰੁ ਸਭੁ ਕੁਟੰਬੁ ਵੇਦੀਆ ਕਾ ਲਾਗਾ 


ਰਾਗ ਆਸਾ ਵਿਚ ਮਹਲਾ ੧'ਇਤਨੇ ਅੱਖਰ ਏਥੇ ਹਾਫ਼ਜ਼ਬਾਦ ਵਾਲੇ ਉਤਾਰੇ ਵਿਚ ਹਨ ਤੇ ਵਲੈਤ ਵਾਲੀ ਵਿਚ ਨਹੀਂ ਹਨ। 


5।। 58000 9800 5॥10। 0 ੬00੧ ੧3108।5॥0੫6011.60।। 


29 
ਝੁਰਣਿ, ਆਖਣਿ ਲਗੇ, ਜੋ 'ਵਡਾ ਹੈਫੁ ਹੋਆ, ਜੋ ਕਾਲੂ ਦਾ ਪੁਤ੍ਰ ਦਿਵਾਨਾ ਹੋਆ'। 
੭ ਵੈਦ 
ਤਬਿ ਬਾਬਾ ਨਾਨਕੁ ਮਹੀਨੇ ਤਿਨ ਤਾਈ ਖਾਵੈ ਪੀਵੈ ਕਿਛੁ ਨਾਹੀ। ਅੰਦਰ ਚੁਪ ਕਰ 
ਪੈ ਰਿਹਾ'। ਸਾਰਾ ਪਰਵਾਰੁ ਵੇਦੀਆਂ ਕਾ ਓਦਰਿਆ, ਸਭੇ ਲਗੇ ਆਖਣਿ: 'ਕਾਲੂ ਤੂੰ ਕਿਆ 
ਬੈਠਾ ਹੈਂ. ਜਿਸਦਾ ਪੁਤ੍ਰ ਪਇਆ ਹੈ, ਤੂ ਕੋਈ ਵੈਦ ਸਦਿ ਲੈ, ਕਿਛੁ ਦਾਰੂ ਕਰਿ। ਕਿਆ 
ਜਾਪੇ ਕਖੇ ਦਾ ਓਲੈ ਲਖੁ ਹੈ। ਤੇਰਾ ਪੁਤ੍ਰ ਚੰਗਾ ਹੋਵੇਗਾ। ਤਾਂ ਪੰਜੀਹੇ ਕਿਤਨੇ ਹੀ 
ਹੋਵਣਗੇ। 'ਤਬ ਕਾਲੂ ਉਠਿ ਖੜਾ ਹੋਆ, ਜਾਇ ਕਰੁ ਵੈਦ ਸਦਿ ਘਿੰਨਿ ਆਇਆ। ਤਬਿ 
ਵੈਦੁ ਆਇ ਖੜਾ ਹੋਇਆ ਤਬਿ ਗੁਰੂ ਨਾਨਕ ਬਾਹੁ ਖਿੰਚਿ ਘਿਧੀ, ਪਗ ਛਿਕਿ ਕਰਿ ਉਠਿ 
ਬੈਠਾ, ਆਖਣਿ ਲਗਾ: 'ਰੇ ਵੈਦ ! ਤੂੰ ਕਿਆ ਕਰਦਾ ਹੈ ?' ਤਬਿ ਵੈਦ ਕਹਿਆ: 'ਜੋ 
ਕਿਛੁ ਤੇਰੇ ਆਤਮੇ ਰੋਗ ਹੋਵੇ, ਸੋ ਵੇਖਦਾ ਹਾਂ।' ਤਬ ਬਾਬਾ ਹਸਿਆ, ਸਲੋਕੁ ਦਿਤੋਸੁ- 
ਵੈਦ ਬੁਲਾਇਆ ਵੈਦਗੀ, ਪਕੜਿ ਢੰਢੋਲੇ ਬਾਂਹ।। ਭੋਲਾ ਵੈਦੁ ਨ ਜਾਣਈ ਕਰਕ 
ਕਲੇਜੇ ਮਾਹਿ।।੧।। 
'ਜਾਹਿ ਵੈਦਾ ਘਰਿ ਆਪਣੈ ਮੇਰੀ ਆਹਿ ਨ _ਲੇਹਿ।। ਹਮ ਰਤੇ ਸਹਿ ਆਪਣੈ 
ਤੂ ਕਿਸੁ ਦਾਰੂ ਦੇਹਿ। । 
'ਵੇਦਾ ਵੈਦੁ ਸੁ ਵੈਦੁ ਤੂ ਪਹਿਲਾ ਰੋਗੁ ਪਛਾਣੁ।। ਐਸਾ ਦਾਰੂ ਲੋੜਿ ਲਹੁ ਜਿਤੁ ਵੰਵ 
ਰੋਗਾ ਘਾਣਿ।। 


'ਅੰਦਰ ਚੁਪ ਕਰ ਪੈ ਰਿਹਾ ਏਹ ਪਦ ਹਾ: ਬਾ: ਪੋਥੀ ਦੇ ਹਨ। 

“ਇਹ ਸਲੋਕ ਮਲਾਰ ਦੀ ਵਾਰ ਵਿਚ ਮ੧ ਦਾ ਹੈ। 

੧ਇਹ ਗੁਰਬਾਣੀ ਨਹੀਂ ਹੈ ਪਾਠ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਨਹੀਂ ਹੈ। 

ਦਇਹ ਸਲੋਕ ਮਹਲੇ ਦੂਸਰੇ ਦਾ ਹੈ। ਕਿਸੇ ਉਤਾਰੇ ਵਾਲੇ ਨੇ ਭੁੱਲ ਨਾਲ ਮਹਲੇ ਪਹਿਲੇ ਵਿਚ ਏਥੇ ਪਾਇਆ ਹੈ। 


5।। 58000 9800 5॥10। 0 ੬00੧ ੧3108।5॥0760011.60।। 


30 
ਦੁਖੁ ਲਾਗੈ ਦਾਰੂ ਘਣਾ ਵੈਦੁ ਖੜੋਆ ਆਇ।। ਕਾਇਆ ਹੰਸੁ ਪਕਾਰੇ ਵੇਦਿ ਨ 
ਦਾਰੂ `ਲਾਇ।। ਜਾਹਿ ਵੈਦਾ ਘਰਿ ਆਪਣੇ ਜਾਣੇ ਕੋਇ ਮਕੋਇ।। ਜਿਨਿ _ਕਰਤੇ 
ਦੁਖੁ ਲਾਇਆ ਨਾਨਕ ਲਾਹੈ ਸੋਇ। ।੧।। 
ਤਬ ਗੁਰੂ ਬਾਬੇ ਫਿਰਿ ਵੈਦ ਕੇ ਪਰਥਾਇ ਏਕੁ ਸਬਦੁ _ਕੀਤਾ। ਰਾਗੁ ਮਲਾਰ 
ਵਿਚਿ ਸਬਦੁ ਮ:੧- 
ਮਲਾਰ ਮਹਲਾ ੧।। 
ਦੁਖੁ ਵਿਛੋੜਾ ਇਕੁ ਦੁਖੁ ਭੂਖ।। ਇਕੁ ਦੁਖੁ ਸਕਤਵਾਰ ਜਮਦੂਤ।। ਇਕੁ ਦੁਖੁ ਰੋਗ ਲਗੀ 
ਤਨਿ ਧਾਇ।। ਵੈਦ ਨ ਭੋਲੇ ਦਾਰੂ ਲਾਇ।।੧।। ਵੈਂਦ ਨ ਭੋਲੇ ਦਾਰੂ ਲਾਇ।। ਦਰਦੁ ਹੋਵੈ 
ਦੁਖੁ ਰਹੇ ਸਰੀਰ।। ਐਸਾ ਦਾਰੂ ਲਗੈ ਨ ਬੀਰ। ।੧।। ਰਹਾਉ। । ਖਸਮੁ ਵਿਸਾਰਿ ਕੀਏ ਰਸ 
ਭੋਗ।। ਤਾ ਤਨਿ ਉਠਿ ਖਲੋਏ ਰੋਗ।। ਮਨ ਅੰਧੇ ਕਉ ਮਿਲੈ ਸਜਾਇ।। ਵੈਦ ਨ ਭੋਲੇ 
ਦਾਰੂ _ਲਾਇ।।੨।। ਚੰਦਨ ਕਾ ਫਲੁ _ਚੰਦਨਵਾਸੁ।। ਮਾਣਸ ਕਾ ਫਲੁ ਘਟ 
ਮਹਿ ਸਾਸੁ।। ਸਾਸਿ ਗਇਐ ਕਾਇਆ ਨਿਰਮਲੁ ਹੰਸੁ।। ਜਿਸੁ ਮਹਿ ਨਾਮੁ ਨਿਰੰਜਨ ਅੰਸੁ। । 
ਦੂਖ ਰੋਗ ਸਭਿ ਗਇਆ ਗਵਾਇ।। ਨਾਨਕ ਛੂਟਸਿ ਸਾਚੇ ਨਾਇ। ।੪।।੨।।੭।। 
“ਮਲਾਰ ਮਹਲਾ ੧ 
ਦੁਖ ਮਹੁਰਾ ਮਾਰਨ ਹਰਿ ਨਾਮੁ।। ਸਿਲਾ ਸੰਤੋਖ ਪੀਸਣੁ ਹਥਿ ਦਾਨੁ।। ਨਿਤ ਨਿਤ ਲੇਹੁ ਨ 
ਛੀਜੈ ਦੇਹ।। ਅੰਤਕਾਲਿ ਜਮੁ ਮਾਰੇ ਠੇਹ।।੧।। ਐਸਾ ਦਾਰੂ ਖਾਹਿ ਗਵਾਰ।। ਜਿਤੁ ਖਾਧੈ 
ਤੇਰੇ ਜਾਹਿ ਵਿਕਾਰ। ।੧।। ਰਹਾਉ।। ਰਾਜੁ ਮਾਲੁ ਜੋਬਨੁ ਸਭ 


ਇਹ ਪਾਠ ਬੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਨਹੀਂ ਹੈ। 
“ਇਹ ਸ਼ਬਦ ਹਾ: ਬਾ: ਨੁਸਖੇ ਵਿਚ ਹੈ. ਪਰ ਵਲੈਤ ਵਾਲੇ ਵਿਚ ਨਹੀਂ। 


5।। 58000 9800 5॥10। 0 ੬00੧ ੧3108।5॥0760011.60।। 


31 

ਛਾਂਵ।। ਰਥਿ ਫਿਰੰਦੈ ਦੀਸਹਿ ਥਾਵ।। ਦੇਹ ਨ ਨਾਉ ਨ ਹੋਵੈ ਜਾਤਿ।। ਓਥੈ 
ਦਿਹੁ _ਐਥੈ _ਸਭ _ਰਾਤਿ।।੨।। _ਸਾਦਿ ਕਰਿ _ਸਮਧਾ ਤ੍ਰਿਸਨਾ _ਘਿਉ ਤੇਲੁ। । 
ਕਾਮੁ ਕ੍ਰੋਧੁ ਅਗਨੀ ਸਿਉ ਮੇਲੁ।। ਹੋਮ ਜਗ ਅਰੁ ਪਾਠ ਪੁਰਾਣ।। ਜੋ ਤਿਸੁ ਭਾਵੈ ਸੋ 
ਪਰਵਾਣ।।੩।। ਤਪੁ ਕਾਗਦੁ ਤੇਰਾ ਨਾਮੁ ਨੀਸਾਨੁ। ਜਿਨ ਕਉ ਲਿਖਿਆ ਏਹੁ ਨਿਧਾਨੁ।। ਸੇ 
ਧਨਵੰਤ ਦਿਸਹਿ ਘਰਿ ਜਾਇ। । ਨਾਨਕ ਜਨਨੀ ਧੰਨੀ ਮਾਇ। ।੪।।੩। ।੮।। 

ਤਬਿ ਵੈਦੁ ਡਰਿ ਹਟਿ ਖੜਾ ਹੋਆ, ਆਥਿਓਸੁ, 'ਭਾਈ ਰੇ ! ਤੁਸੀਂ ਚਿੰਤਾ ਕਿਛੁ ਨ 
ਕਰੋ. ਏਹ ਪਰਿ ਦੁਖੁ ਭੰਜਨੁਹਾਰੁ ਹੈ'। ਤਬਿ ਬਾਬੇ ਸਬਦੁ ਉਠਾਇਆ। 

ਰਾਗੁ ਗਉੜੀ ਵਿਚ ਮ:੧- 

ਕਤਕੀ ਮਾਈ ਬਾਪੁ ਕਤ ਕੇਰਾ ਕਿਦੂ ਥਾਵਹੁ ਹਮ ਆਏ।। ਅਗਨਿ ਬਿੰਬੁ ਜਲ ਭੀਤਰਿ 
ਨਿਪਜੇ ਕਾਹੇ ਕੰਮਿ ਉਪਾਇ। ।੧।। ਮੇਰੇ ਸਾਹਿਬਾ ਕਉਣ ਜਾਣੈ ਗੁਣ ਤੇਰੇ।। ਕਹੇ ਨ ਜਾਨੀ 
ਅਉਗਣ ਮੇਰੇ।।੧।। ਰਹਾਉ।। ਕੇਤੇ ਰੁਖ ਬਿਰਖ ਹਮ ਚੀਨੇ ਕੇਤੇ ਪਸੂ ਉਪਾਏ।। ਕੇਤੇ 
ਨਾਗ ਕੁਲੀ ਮਹਿ ਆਏ ਕੇਤੇ ਪੰਖ ਉਡਾਏ।।੨।। ਹਟ ਪਟਣ ਬਿਜ ਮੰਦਰ ਭੰਨੇ ਕਰਿ ਚੋਰੀ 
ਘਰਿ ਆਵੈ।। ਅਗਹੁ ਦੇਖੋ ਪਿਛਹੁ ਦੇਖੇ ਤੁਝ ਤੇ ਕਹਾ ਛਪਾਵੈ।।੩।। ਤਟ ਤੀਰਥ ਹਮ 
ਨਵਖੰਡ ਦੇਖੇ ਹਟ ਪਟਣ ਬਾਜਾਰਾ।। ਲੈ ਕੇ ਤਕੜੀ ਤੋਲਣਿ ਲਾਗਾ ਘਟਿ ਹੀ ਮਹਿ 
ਵਣਜਾਰਾ। ।੪।। ਜੇਤਾ ਸਮੁੰਦੁ ਸਾਗਰ ਨੀਰਿ ਭਰਿਆ ਤੇਤੇ ਅਉਗਣ ਹਮਾਰੇ।। ਦਇਆ 
ਕਰਹੁ ਕਿਛੁ ਮਿਹਰ ਉਪਾਵਹੁ ਡੁਬਦੇ ਪਥਰ ਤਾਰੇ।।੫।। ਜੀਅੜਾ ਅਗਨਿ ਬਰਾਬਰਿ ਤਪੇ 
ਭੀਤਰਿ _ਵਗੈ _ਕਾਤੀ।। _ ਪ੍ਰਣਵਤਿ _ ਨਾਨਕੁ _ ਹੁਕਮੁ _ਪਛਾਣੈ ਸੁਖੁ _ਹੋਵੈ ਤਿਨ 
ਰਾਤੀ। ।੬।।੫।।੧੭।। 


5।। 58000 9800 5॥10। 0 ੬00੧ ੧3108।5॥0੫6011.60।। 


੬ ਦੀ. 


੮ ਸੁਲਤਾਨ ਪੁਰ ਨੂੰ ਤਿਆਰੀ 

ਤਬ ਆਗਿਆ ਪਰਮੇਸਰ ਕੀ ਹੋਈ ਜੋ ਗੁਰੂ ਨਾਨਕ ਬਾਹਿਰ ਆਇਆ, ਤਾਂ ਬਾਬੇ 
ਨਾਨਕ ਦਾ ਬਹਣੋਯਾ ਜੈਰਾਮ ਥਾ, ਸੋ ਨਵਾਬ ਦਉਲਤ ਖਾਨ ਦਾ ਮੋਦੀ ਸਾ. ਜੈਰਾਮ ਸੁਣਿਆਂ; 
ਜੋ ਨਾਨਕੁ ਹੈਰਾਨ ਰਹਦਾ ਹੈ, ਕੰਮ ਕਾਜ ਕਿਛੁ ਨਹੀਂ ਕਰਦਾ, ਤਬਿ ਓਨਿ ਕਿਤਾਬਤ ਲਿਖੀ, 
ਜੋ ਨਾਨਕ ਤੂ ਅਸਾਂ ਜੋਗੁ ਮਿਲੁੂ। ਤਬਿ ਇਹ ਕਿਤਾਬਤ ਗੁਰੂ ਨਾਨਕ ਪੜੀ ਤਾਂ ਆਖਿਓਸੁ, 
'ਹੋਵੈ ਤਾਂ ਜੈਰਾਮ ਜੋਗ ਮਿਲਹਾਂ।' ਤਬਿ ਘਰਿ ਦਿਆਂ ਆਦਮੀਆਂ ਆਖਿਆ, 'ਜੋ ਇਹੁ ਜਾਵੇ 
ਤਾਂ ਭਲਾ ਹੋਵੇ, ਮਤੁ ਇਸਦਾ ਮਨੁ _ਉਹਾਂ ਟਿਕੈ'। ਤਬਿ ਗੁਰੂ ਨਾਨਕ ਸੁਲਤਾਨ ਪੁਰ 
ਕਉ ਲਗਾ ਪਹੁੰਚਣ। ਤਬਿ ਬਾਬਾ ਜੀ ਉਠਿ ਚਲਿਆ, ਤਬਿ ਬਾਬੇ ਦੀ ਇਸਤ੍ਰੀ ਲਗੀ 
ਬੈਰਾਗੁ ਕਰਣੇ। ਆਖਿਓਸੁ: 'ਜੀ ਤੂੰ ਅਸਾਂ ਜੋਗੁ ਅਗੇ ਨਾਹਿ ਸੀ ਮੁਹਿ ਲਾਇਦਾ, ਪਰਦੇਸਿ 
ਗਇਆ ਕਿਉਂ ਕਰਿ ਆਵਹਿੰਗਾ'। ਤਬ ਬਾਬੇ ਆਖਿਆ, ਭੋਲੀਏ ! ਅਸੀਂ ਇਥੇ ਕਿਆ ਕਰਦੇ 
ਆਹੇ ? ਅਰੁ ਓਥੈ ਕਿਆ ਕਰਹਗੇ ? ਅਸੀਂ ਤੁਹਾਡੇ ਕਿਤੇ ਕੰਮਿ ਨਾਹੀ'। ਤਬਿ ਓਨਿ ਫਿਰਿ 
ਬੇਨਤੀ ਕੀਤੀਆਸੁ, 'ਜੋ ਜੀ ਤੁਸੀਂ ਘਰਿ ਬੈਠੇ ਹੋਦੇ ਆਹੇ, ਤਾ ਮੇਰੇ ਭਾਣੇ ਸਾਰੇ ਜਹਾਨ ਦੀ 
ਪਾਤਿਸਾਹੀ _ਹੋਂਦੀ ਆਹੀ, _ਜੀ ਇਹੁ ਸੰਸਾਰੁ ਮੇਰੇ _ਕਿਤੈ _ਕਾਮਿ _ਨਾਹੀ।' ਤਬਿ 
ਗੁਰੂ ਮਿਹਰਵਾਨੁ ਹੋਆ। ਆਥਿਓਸੁ, 'ਤੁ ਚਿੰਤਾ ਕਿਛੁ ਨ ਕਰ, ਦਿਨੁ ਦਿਨੁ ਤੇਰੀ ਪਾਤਿਸਾਹੀ 
ਹੋਵੇਗੀ'। ਤਬਿ ਓਨਿ ਕਹਿਆ, 'ਜੀ ਮੇ ਪਿਛੇ ਰਹਦੀ ਨਾਹੀ, ਮੈਨੂੰ ਨਾਲੇ ਲੈ ਚਲੂ'। ਤਬਿ 
ਬਾਬੇ ਆਖਿਆ, 'ਪਰਮੇਸਰ ਕੀਏ ! ਹੁਣ ਤਾਂ' ਮੈਂ ਜਾਂਦਾ ਹਾਂ, ਜੇ ਮੇਰੇ ਰੁਜਗਾਰ ਦੀ ਕਾਈ 
ਬਣਸੀ ਤਾਂ ਮੈਂ ਸਦਾਇ ਲੇਸਾਂ। ਤੂੰ ਆਗਿਆ ਮੰਨਿ ਲੈ'। ਤਬਿ ਓਹੁ ਚੁਪ ਕਰਿ ਰਹੀ। ਤਬਿ 


੧ ਦੀ 
“ਏ ਹੁਣ ਤਾਂ' ਹਾ: ਬਾ: ਨੁਸਖੇ ਦੇ ਅੱਖਰ ਹਨ। 


5।। 58000 9800 5॥10। 0 ੬00੧ ੧3108।5॥0੫6011.60।। 


ਵੀ 
ਕੀਤਾ 'ਸੁਲਤਾਨ ਪੁਰ ਕਉ ਚਲਿਆ' ਬੋਲਹੁ ਵਾਹਿਗੁਰੂ। 
੯ ਮੋਦੀ ਖਾਨਾ ਸੰਭਾਲਿਆ 

ਜਾਂ _ਭਾਣਾ ਤਾਂ" ਸੁਲਤਾਨ ਪੁਰ ਕਉ ਗਇਆ। _ਤਬ ਜੈਰਾਮ ਨੂੰ ਮਿਲਿਆ, ਜੈਰਾਮ 
ਬਹੁਤੁ ਖੁਸ਼ੀ ਹੋਆ।। _ਆਥਿਓਸੁ _'ਭਾਈ ਵੇ ! ਨਾਨਕ ਚੰਗਾ ਭਲਾ ਹੈ'। ਤਬਿ 
ਜੈਰਾਮੁ _ਦਰਬਾਰਿ ਗਇਆ, ਜਾਇ _ਦਉਲਤਖਾਨ ਜੋਗ _ਅਰਜੁ _ਕੀਤੋਸੁ, _ਆਖਿਓਸੁ 
'ਨਬਾਬੁ ਸਲਾਮਤ ! ਮੇਰਾ ਇਕੁ ਸਾਲਾ ਪਿਛੋਂ ਆਇਆ ਹੈ” ਨਬਾਬ ਜੋਗੁ ਮਿਲਿਆ ਚਾਂਹਦਾ ਹੈ। 
ਤਬਿ ਦਉਲਤਖਾਨ ਕਹਿਆ, ਜਾਇ ਘਿੰਨਿ ਆਣੁ'। ਤਬਿ ਜੈਰਾਮੁ ਆਇ ਕਰਿ ਗੁਰੂ ਨਾਨਕ 
ਜੋਗੁ ਘਿੰਨਿ ਲੈ ਗਇਆ। ਕਿਛੁ ਪੇਸਕਸੀ ਆਗੈ ਰਖਿ ਕਰਿ ਮਿਲਿਆ। ਖਾਨੁ ਬਹੁਤੁ ਖੁਸੀ 
ਹੋਇਆ, ਖਾਨ ਕਹਿਆ, 'ਇਸ ਕਾ ਨਾਉ ਕਿਆ ਹੈ ?' ਤਬਿ ਜੈਰਾਮ ਅਰਜ ਕੀਤੀ, 'ਜੀ 
ਇਸ ਕਾ ਨਾਉ ਨਾਨਕ ਆਂਵਦਾ ਹੈ, ਮੇਰਾ ਕੰਮੁ ਇਸਕੈ ਹਵਾਲੇ ਕਰਹੁ'। ਤਬਿ ਗੁਰੂ ਨਾਨਕ 
ਖੁਸੀ ਹੋਇ ਕਰ ਮੁਸਕਰਾਇਆ, ਖਾਨਿ ਸਿਰੋਪਾਉ ਦਿੱਤਾ। ਤਬ ਗੁਰੂ ਨਾਨਕ ਤੇ ਜੈਰਾਮੁ ਘਰਿ 
ਆਏ, ਲਗੇ _ਕੰਮੁ ਕਰਣਿ।। ਐਸਾ ਕੰਮੁ ਕਰਨਿ, ਜੋ ਸਭੁ ਕੋਈ ਖ਼ੁਸ਼ੀ ਹੋਵੈ, ਸਭੁ ਲੋਕ 
ਆਖਨਿ ਜੋ 'ਵਾਹੁ ਵਾਹੁ ਕੋਈ ਭਲਾ ਹੈ'। ਸਭ ਕੋ ਖਾਨ ਆਗੈ ਸੁਪਾਰਸ ਕਰੇ। 
ਖਾਨੁ ਬਹੁਤੁ ਖੁਸੀ ਹੋਆ। ਅਰੁ ਜੋ_ਕਿਛੁ ਅਲਫਾੰ ਗੁਰੂ ਨਾਨਕ ਜੋਗੁ ਮਿਲੇ, ਖਾਵੇ ਸੋ ਖਾਵੈ, 
ਹੋਰੁ ਪਰਮੇਸਰ ਕੈ ਅਰਥਿ ਦੇਵੈ। ਅਤੇ ਨਿਤਾਪ੍ਰਤਿ ਰਾਤਿ ਕਉ ਕੀਰਤਨੁ ਹੋਵੈ। ਪਿਛੋਂ 
ਮਰਦਾਨਾ ਡੂਮੁ ਆਇਆ। 


ਕੀਤਾ ਦੀ ਥਾਂ ਪਾਠਾਂਤ੍ਰ ਹੋਇਆ ਬੀ ਹੈ। 

“ਭਾਣਾ ਤਾ` ਏਹ ਅੱਖਰ ਹਾ: ਬਾ: ਨੁਸਖੇ ਦੇ ਹਨ। 

ਦਸੇ ਹਾਂ ਬਾ: ਨੁਸਖੇ ਵਿਚ ਇਹ ਬੀ ਪਾਠ ਹੈ, ਬਹੁਤ ਖੂਬ ਪੜ੍ਹਿਆ ਹੈ'। 
ਦੰਤਨਖਾਹ ਤੋਂ ਵੱਖਰੀ ਜੋ ਰਸਦ ਖਾਣੇ ਲਈ ਮਿਲੇ ਸੋ ਅਲੂਫਾ। 


5।। 58000 9800 5॥10। 0 ੬00੧ ੧3108।5॥0੫6011.60।। 


34 
ਤਲਵੰਡੀਓਂ ਆਇ ਬਾਬੇ ਨਾਲਿ ਟਿਕਿਆ। ਅਰੁ ਜੁ ਹੋਰੁ ਪਿਛੋਂ ਆਵਨਿ: ਤਿਨਾ ਜੋਗੁ ਖਾਨ 
ਤਾਈ ਮਿਲਾਇ ਕਰ ਅਲੂਫਾ ਕਰਾਇ ਦੇਵੇ, ਸਭ ਰੋਟੀਆਂ ਖਾਵਨਿ। ਗੁਰੂ ਨਾਨਕ ਕੈ 
ਪ੍ਰਸਾਦਿ ਸਭਿ ਖੁਸੀ ਹੋਏ। ਅਰੁ ਜਾਂ ਬਾਬੇ ਦੀ ਰਸੋਈ ਹੋਵੈ, ਤਾਂ ਸਭ ਆਇ ਬਹਿਨਿ ਅਤੇ 
ਰਾਤਿ ਨੂੰ ਨਿਤਾਪ੍ਰਤਿ ਕੀਰਤਨੁ ਹੋਵੈ। ਅਰੁ ਜਿਥੈ ਪਹਰੁ ਰਾਤਿ ਰਹੈ ਤਿਥੈ ਬਾਬਾ ਦਰੀਆਇ 
ਜਾਵੇ ਇਸਨਾਨੁ ਕਰਣਿ। ਅਰੁ ਜਾਂ ਪ੍ਰਭਾਤਿ ਹੋਵੇ, ਤਾਂ ਕਪੜੇ ਲਾਇਕੇ ਤਿਲਕੁ ਚੜਾਇ ਕਰਿ 
ਦਰਬਾਰਿ ਦਫਤਰ ਮਨਾ ਘਿੰਨਿ" ਲਿਖਣ ਬਹੈ। 
੧0 ਵੇਈਂ ਪ੍ਰਵੇਸ਼ 

ਇਕਿ ਦਿਨ ਆਰਿਆ ਪਰਮੇਸਰ ਕੀ ਹੋਈ, ਜੋ ਨਿਤਾਪ੍ਰਤਿ ਦਰਿਆਉ ਵੈਦਾ 
ਆਹਾ, ਸੁ ਇਕਿ ਦਿਨਿ ਇਕੁ ਖਿਜਮਤਿ ਦਾਰੁ ਲੇਕਰਿ ਗਇਆ, ਕਪੜੇ ਲਾਹਿ ਖਿਜਮਤਿਦਾਰ 
ਕੇ ਹਵਾਲੇ ਕੀਤੇ, ਆਪਿ ਨਾਵਣਿ ਪਇਆ। ਜਿਉਂ ਪਇਆ ਤਿਉਂ ਆਗਿਆ ਪਰਮੇਸਰ ਕੀ 
ਨਾਲਿ ਸੇਵਕ ਲੈ ਗਏ ਦਰਗਹ ਪਰਮੇਸਰ ਕੀ। ਸੇਵਕਾਂ ਜਾਇ ਅਰਜ਼ ਕੀਤੀ: 'ਜੀ ਨਾਨਕ 
ਹਾਜਰੁ ਹੈ'। ਤਬਿ ਸਚੀ ਦਰਗਾਹੁ ਦਰਸਨੁ ਹੋਆ, ਸਾਹਿਬੁ ਮਿਹਰਵਾਨੁ ਹੋਆ। ਤਬਿ 
ਉਹੁ ਖਿਜਮਤਦਾਰੁ ਕਪੜਿਆਂ ਉਤੇ ਖੜਾ ਆਹਾ, ਸੋ ਖੜ ਖੜਾ ਹੁਟਿ ਰਇਆ। ਓਨਿ 
ਆਖਿਆ, ਜੋ 'ਨਾਨਕੁ ਦਰੀਆਇ ਵਿਚ ਪਇਆ ਆਹਾ ਸੋ ਨਿਕਲਿਓ ਨਾਹੀਂ`।। ਓਸਿ ਆਇ 
ਖਾਨ ਪਾਸ ਅਰਜ਼ੁ ਕੀਤੋਸੁ: 'ਖਾਨ ਸਲਾਮਤਿ ! ਨਾਨਕ ਦਰੀਆਉ ਵਿਚ ਪਇਆ, ਆਹਾ ਸੋ 
ਨਿਕਲਿਓ ਨਹੀਂ`। ਤਬਿ ਖਾਨੁ ਅਸਵਾਰੁ ਹੋਇਆ, ਬਾਹਰਿ ਆਇਆ। ਦਰੀਆਉ ਉਪਰਿ 
ਆਇਆ, ਮਲਾਹ ਬੁਲਾਏ, ਅਰੁ ਜਾਲ ਬੰਧਿ ਪਵਾਏ। ਤਬਿ ਮਲਾਹ ਸੋਧਿ ਥਕੇ, ਪਰੁ ਲਧਾ 


'ਦਰਬਾਰਿ ਦਫਤਰ ਮਨਾ ਘਿੰਨਿ' ਦੀ ਥਾਂ ਹਾ: ਬਾ: ਨੁਸਖੇ ਵਿਚ ਪਾਠ ਹੈ:-ਦਰਬਾਰ ਫੁਰਮਾਣ ਲੇਕਰ'। 


5।। 58000 9800 5॥10। 0 ੬00੧ ੧3108।5॥0੫6011.60।। 


35 
ਨਾਹੀ'। ਤਬਿ ਖਾਨੁ _ਬਹੁਤ _ਦਿਲਗੀਰੁ ਹੋਆ, ਫਿਰਿ _ਅਸਵਾਰੁ _ਹੋਆ, _ਆਥਿਓਸੁ; 
'ਨਾਨਕੁ ਭਲਾ ਵਜੀਰੁ ਥਾ'। ਖਾਨੁ ਘਰਿ ਆਇਆ। 
ਆਰਿਆ ਪਰਮੇਸਰ ਕੀ ਹੋਈ, ਜੋ ਨਾਨਕ ਭਗਤੁ ਹਾਜਰੁ ਹੋਆ, ਤਾਂ ਅੰਮ੍ਰਿਤ ਦਾ 
ਕਟੋਰਾ ਭਰਿ ਕਰਿ ਆਗਿਆ ਨਾਲਿ ਮਿਲਿਆ। ਹੁਕਮੁ ਹੋਆ: “ਨਾਨਕ ! ਇਹੁ ਅੰਮ੍ਰਿਤੁ ਮੇਰੇ 
ਨਾਮ ਕਾ ਪਿਆਲਾ ਹੈ, ਤੂ ਪੀਉ'। ਤਬ ਗੁਰੂ ਨਾਨਕ _ਤਸਲੀਮ _ਕੀਤੀ, ਪਿਆਲਾ 
ਪੀਤਾ, ਸਾਹਿਬੁ _ਮਿਹਰਵਾਨੁ ਹੋਆ: _'ਨਾਨਕੁ ਮੈਂ ਤੇਰੇ ਨਾਲ ਹਾਂ। ਮੈਂ ਤੇਰੇ ਤਾਈਂ 
ਨਿਹਾਲੁ ਕੀਆ ਹੈ, ਅਰੁ ਜੋ ਤੇਰਾ ਨਾਉ ਲੇਵੇਗਾ ਸੋ_ਸਭ ਮੈਂ ਨਿਹਾਲੁ ਕੀਤੇ ਹੈਨਿ। 
ਤੂ ਜਾਇ ਕਰਿ ਮੇਰਾ ਨਾਮੁ ਜਪਿ, ਅਰੁ ਲੋਕਾ ਥੀਂ ਭੀ ਜਪਾਇ। ਅਰੁ ਸੰਸਾਰ ਥੀਂ 
ਨਿਰਲੇਪੁ ਰਹੁ। ਨਾਮੁ, ਦਾਨੁ, ਇਸਨਾਨੁ, ਸੇਵਾ, ਸਿਮਰਨ ਵਿਚਿ ਰਹੁ। ਮੇਂ ਤੇਰੇ ਤਾਈਂ ਆਪਣਾ 
ਨਾਮੁ ਦੀਆ ਹੈ। ਤੂ ਏਹਾ ਕਿਰਤਿ ਕਰਿ'। ਤਬਿ ਗੁਰੂ ਨਾਨਕ ਸਲਾਮ ਕੀਤਾ, ਖੜਾ ਹੋਆ, 
ਤਬਿ ਹੁਕਮੁ ਆਇਆ, ਆਗਿਆ ਹੋਈ: 'ਨਾਨਕ ਮੇਰੇ ਨਾਮ ਦੀ ਵਡਿਆਈ ਕੈਸੀ ਹੈ ? 
ਕਹੁ'। ਤਬ ਬਾਬਾ ਬੋਲਿਆ, ਧੁੰਨਿ ਅਨਹਦੁ ਉਠੀ:- 
ਸਿਰੀ ਰਾਗੁ ਮਹਲਾ ੧।। 
ਕੋਟਿ ਕੋਟੀ ਮੇਰੀ ਆਰਜਾ ਪਵਣੁ _ਪੀਅਣੁ ਅਪਿਆਉ।। ਚੰਦੁ ਸੂਰਜੁ ਦੁਇ ਗੁਫੈ ਨ 
ਦੇਖਾ ਸੁਪਨੈ ਸਉਣ ਨ ਥਾਉ।। ਭੀ ਤੇਰੀ ਕੀਮਤੀ ਨਾ ਪਵੈ ਹਉ ਕੇਵਡੁ ਆਖਾ 
ਨਾਉ।।੧।। ਸਾਚਾ ਨਿਰੰਕਾਰੁ ਨਿਜ ਥਾਇ।। ਸੁਣਿ ਸੁਣਿ ਆਖਣੁ ਆਖਣਾ ਜੇ ਭਾਵੈ ਕਰੇ 
ਤਮਾਇ। ।੧।। ਰਹਾਉ।। ਕੁਸਾ ਕਟੀਆ ਵਾਰ ਵਾਰ ਪੀਸਣਿ ਪੀਸਾ ਪਾਇ।। ਅਗੀ ਸੇਤੀ 
ਜਾਲੀਆ ਭਸਮ ਸੇਤੀ ਰਲਿ ਜਾਉ।। ਭੀ ਤੇਰੀ ਕੀਮਤਿ ਨਾ ਪਵੈ ਹਉ ਕੇਵਡੁ ਆਖਾ 
ਨਾਉ। ।੨।। ਪੰਖੀ ਹੋਇਕੈ ਜੇ ਭਵਾ ਸੈ ਅਸਮਾਨੀ ਜਾਉ। । 


5।। 58000 9800 5॥10। 0 ੬00੧ ੧3108।5॥0੫6011.60।। 


36 

ਨਦਰੀ ਕਿਸੈ ਨ ਆਵ ਨਾ ਕਿਛੁ ਪੀਆ ਨ ਖਾਉ।। ਭੀ ਤੇਰੀ ਕੀਮਤਿ ਨਾ ਪਵੈ 
ਹਉ ਕੇਵਡੁ ਆਖਾ ਨਾਉ। ।੩।।ਨਾਨਕ ਕਾਗਦ ਲਖ ਮਣਾ ਪੜਿ ਪੜਿ ਕੀਚੈ ਭਾਉ। । 
ਮਸੂ ਤੋਟਿ ਨ ਆਵਈ _ਲੇਖਣਿ ਪਉਣੁ _ਚਲਾਉ।। _ਭੀ ਤੇਰੀ ਕੀਮਤਿ ਨਾ ਪਵੈ 
ਹਉ ਕੇਵਡੁ ਆਖਾ ਨਾਉ। ।੪।।੨।। 

ਤਬਿ ਫਿਰਿ ਅਵਾਜ ਹੋਆ: 'ਨਾਨਕ ਮੇਰਾ ਹੁਕਮੁ, ਤੇਰੀ ਨਦਰੀ ਆਇਆ ਹੈ, ਤੂੰ ਮੇਰੇ 
ਹੁਕਮ ਕੀ ਸਿਫਤਿ ਕਰੁ। ੧ਜੋ ਕਿਸੀ ਕਿਆ ਕਿਆ ਹੋਆ ਹੈ, ਅਤੇ ਮੇਰੇ ਦਰਿ ਵਿਚ ਕਿਆ 
ਕਿਆ ਸੁਣਿਆ ਬਜੰਤ੍ਰ ਗਾਵਨ ਹਾਰੇ'। ਤਬਿ ਬਾਬਾ ਬੋਲਿਆ, ਧੁਨਿ ਉਠੀ:- 

ਰਾਗੁ ਆਸਾ ਮ: ੧।। ਸਲੋਕ। । 

ਆਦਿ _ਸਚੁ _ਜੁਗਾਦਿ _ਸਚੁ।। _ਹੈਭੀ ਸਚੁ _ਨਾਨਕ _ਹੋਸੀ ਭੀ _ਸਚੁ।।੧।।' 
ਜਪੁ ਸੰਪੂਰਣੁ ਕੀਤਾ। । 

ਤਬਿ ਫਿਰਿ ਆਗਿਆ ਆਈ, ਹੁਕਮੁ ਹੋਆ: 'ਨਾਨਕ ਜਿਸੁ ਉਪਰਿ ਤੇਰੀ ਨਦਰਿ, 
ਤਿਸੁ ਉਪਰਿ ਮੇਰੀ ਨਦਰਿ।। ਜਿਸੁ ਉਪਰਿ ਤੇਰਾ ਕਰਮੁ, ਤਿਸੁ ਉਪਰਿ ਮੇਰਾ ਕਰਮੁ।। ਮੇਰਾ 
ਨਾਉ ਪਾਰਬ੍ਰਹਮੁ ਪਰਮੇਸਰੁ, ਅਰ ਤੇਰਾ ਨਾਉਂ, ਗੁਰੂ ਪਰਮੇਸਰੁ': ਤਬ ਗੁਰੂ ਨਾਨਕ ਪੈਰੀ 
ਪਇਆ, ਸਿਰੁਪਾਉ ਦਰਗਾਹੋਂ ਬਾਬੇ ਨੂੰ” ਮਿਲਿਆ, ਸਬਦੁ 


'ਹਾਫ਼ਜ਼ਾਬਾਦ ਵਾਲੇ ਨੁਸਖੇ ਦੇ ਉਤਾਰੇ ਵਿਚ 'ਜੋ ਕਿਸੀ ਤੋਂ ਸਲੋਕ` ਦੀ ਥਾਂ ਪਾਠ ਇਹ ਹੈ:-ਅਜੀ ਜੀਉ ਕਾ ਆਖਿਆ 
ਹੋਆ ਕਿਆ ਹੈ ਅਤੇ ਮੇਰੀ ਨਦਰ ਵਿਚ ਕਿਆ ਆਖਿਆ ਸੁਣਿਆ ਜਾਵੇ ? ਅਤੇ ਜੰਤ ਤੇਰੇ ਹੁਕਮ ਨਾਲ ਗਾਵਣਹਾਰ ਹੈ'। ਤਬ 
ਰਿ 

“ਇਸ ਤੋਂ ਅੱਗੇ ਹਾਫ਼ਜ਼ਾਬਾਦ ਵਾਲੀ ਪੋਥੀ ਵਿਚ-ਸੋਚੈ ਸੋਚਿ ਨ ਹੋਵਈ ਜੇ ਸੋਚੀ ਲਖਵਾਰ।। ਚੁਪੈ ਚੁਪਿ ਨ ਹੋਵਈ ਜੇ 
ਲਾਇ ਰਹਾ ਲਿਵਤਾਰ।। ਭੁਖਿਆ ਭੁਖ ਨ ਉਤਰੀ ਜੇ ਬੰਨਾ ਪੁਰੀਆ ਭਾਰ।। ਸਹਸ ਸਿਆਣਪਾ ਲਖ ਹੋਹਿ ਤ ਇਕ ਨ ਚਲੈ ਨਾਲਿ। 
ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ।। ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ।।੧।।' ਪਾਠ ਜਿਆਦਾ ਹੈ। 


੨'ਦਰਗਾਹੋਂ ਬਾਬੇ ਨੂੰ ਹਾਫ਼ਜ਼ਾਬਾਦ ਵਾਲੀ ਪੋਥੀ ਦਾ ਪਾਠ ਹੈ। 


5।। 58000 9800 5॥10। 0 ੬00੧ ੧3108।5॥0760011.60।। 


37 
ਧੁਨਿ ਉਠੀ ਰਾਗੁ ਧਨਾਸਰੀ ਹੋਆ, ਮਹਲਾ ੧" ਆਰਤੀ 
ਗਗਨ ਮੋ ਥਾਲੂ ਰਵਿ ਚੰਦੁ ਦੀਪਕ ਬਨੇ _ਤਾਰਿਕਾ ਮੰਡਲ ਜਨਕ _ਮੋਤੀ। । 
ਧੂਪੁ ਮਲਆਨਲੋ ਪਵਣੁ ਚਵਰੋ ਕਰੇ ਸਗਲ _ਬਨਰਾਇ ਫੂਲੰਤ ਜੋਤੀ।।੧।। ਕੇਸੀ 
ਆਰਤੀ ਹੋਇ ਭਵਖੰਡਨਾ ਤੇਰੀ ਆਰਤੀ।। ਅਨਹਤਾ ਸਬਦ ਵਾਜੰਤ ਭੇਰੀ। ।੧।। 
ਰਹਾਉ।। ਸਹਸ ਤਵ ਨੈਨ ਨਨ ਨੈਨ ਹੈ ਤੋਹਿ ਕਉ ਸਹਸ ਮੂਰਤਿ ਨਨਾ ਏਕ 
ਤੋਹੀ।। ਸਹਸ ਪਦ ਬਿਮਲ ਨਨ ਏਕ ਪਦ ਗੰਧ ਬਿਨੁ ਸਹਸ ਤਵ ਗੰਧ ਇਵ ਚਲਤ 
ਮੋਹੀ।।੨।। ਸਭ ਮਹਿ ਜੋਤਿ ਜੋਤਿ ਹੈ ਸੋਇ।। ਤਿਸਦੈ ਚਾਨਣ ਸਭਿ ਮਹਿ 
ਚਾਨਣੁ ਹੋਇ।। ਗੁਰ ਸਾਖੀ ਜੋਤਿ ਪਰਗਟੁ ਹੋਇ।। ਜੋ ਤਿਸੁ ਭਾਵੇ ਸੁ ਆਰਤੀ 
ਹੋਇ।।੩।। ਹਰਿ ਚਰਣ ਕਮਲ ਮਕਰੰਦ ਲੋਭਿਤ ਮਨੋ ਅਨਦਿਨੋ ਮੋਹਿ ਆਹੀ 
ਪਿਆਸਾ।। ਕ੍ਰਿਪਾ ਜਲੁ ਦੇਹਿ ਨਾਨਕ _ਸਾਰਿੰਗ ਕਉ ਹੋਇ ਜਾਤੇ ਤੇਰੈ ਨਾਮਿ 
ਵਾਸਾ।।੪8।।੧।।7।।੯।। 
ਤਬਿ ਆਰਿਆ ਉਨ੍ਹਾਂ ਸੇਵਕਾਂ ਨੋ ਹੋਈ, ਜੋ _'ਨਾਨਕ ਕਉ ਉਸੀ ਘਾਟਿ ਪਹੁਚਾਇ 
ਆਵਹੁ'। ਤਬਿ ਗੁਰੂ ਨਾਨਕ ਕੇ ਤਈ' ਤੀਸਰੇ ਦਿਨਿ ਉਸੀ ਘਾਟਿ ਆਣਿ ਨਿਕਾਲਿਆ। 
ਦਰੀਆਉ ਵਿਚ ਨਿਕਲਿਆ ਤਬ ਲੋਕਾਂ ਡਿੱਠਾ। ਲੋਕਾਂ ਕਹਿਆ, 'ਯਾਰੋ ਇਹੁ ਤਾਂ ਦਰੀਆਇ 
ਵਿਚਿ ਪਇਆ ਆਹਾ, ਏਹੁ ਕਿਥੂ ਪੈਦਾ ਹੋਆ ?' ਤਬਿ ਗੁਰੂ ਨਾਨਕੁ ਡੇਰੇ ਆਇ ਕਰਿ 
ਵੜਿਆ। ਡੇਰਾ ਸਭੁ ਲੁਟਾਇ ਦੂਰਿ ਕੀਤੋਸੁ। ਲੋਕੁ ਬਹੁਤੁ ਜੁੜਿ ਗਏ, ਖਾਨੁ ਭੀ ਆਇ 
ਰਇਆ, ਆਖਿਓਸੁ 'ਨਾਨਕ ਤੇਰੇ ਤਾਈ ਕਿਆ ਹੋਆ ਹੈ'। ਤਬਿ ਲੋਕਾਂ ਕਹਿਆ, 'ਜੀ 
ਏਹੁ ਦਰੀਆਉ ਵਿਚਿ ਪਇਆ ਆਹਾ, ਦਰੀਆਉ ਵਿਚੋਂ ਚੋਟਿ ਖਾਧੀ'। ਤਬਿ ਖਾਨ ਕਹਿਆ, 
'ਯਾਰੋ ਵਡਾ ਹੈਫੁ ਹੋਆ'। ਖਾਨ ਦਿਲਗ਼ੀਰ ਹੋਇ ਕਰ ਉਠਿ ਗਇਆ। ਤਬ ਗੁਰੂ ਨਾਨਕ 


ਰਲਾ ੧' ਹਾ: ਬਾ: ਵਾਲੇ ਨੁਸਖੇ ਵਿਚੋਂ ਹੈ। 


5।। 58000 9800 5॥10। 0 ੬00੧ ੧3108।5॥0੫6011.60।। 


38 
ਕੇ ਤੇੜਿ ਇਕਾ ਲੰਗੋਟੀ ਰਹੀ ਹੋਰੁ ਰਖਿਓਸੁ ਕਿਛੁ ਨਾਹੀ। ਫ਼ਕੀਰਾਂ ਨਾਲਿ ਜਾਇ ਬੈਠਾ। 
ਨਾਲ ਮਰਦਾਨਾ ਡੂਮੁ ਜਾਇ ਬੈਠਾ। 
੧੧ ਕਾਜੀ ਚਰਚਾ, ਨਮਾਜ਼, ਮੋਦੀ ਦੀ ਕਾਰ ਤਿਆਗੀ 

ਤਬਿ ਗੁਰੂ ਨਾਨਕ ਚੁਪ ਕਰਿ ਰਹਿਆ। 

ਤਬ ਇਕੁ ਦਿਨ ਗੁਜਰ ਗਇਆ। ਤਬਿ ਅਗਲੇ ਦਿਨਿ ਬਕਿ' ਖਲਾ ਹੋਇਆ, ਜੋ 
'ਨਾ ਕੋਈ ਹਿੰਦੂ ਹੈ, ਨਾ ਕੋ ਮੁਸਲਮਾਨੁ ਹੈ'। ਜਬ ਬੋਲੈ, ਤਾਂ ਇਹੋ ਅਵਾਜ ਕਰ। ਤਬਿ 
ਲੋਕਾਂ ਜਾਇ ਕਰ ਖਾਨ ਜੋਗੁ ਕਹਿਆ, 'ਜੋ ਬਾਬਾ ਨਾਨਕੁ ਆਖਦਾ ਹੈ, ਜੋ ਨਾ ਕੋ: ਹਿੰਦੂ ਹੈ, 
ਨਾ ਕੋ ਮੁਸਲਮਾਨ ਹੈ'। ਤਬਿ ਖਾਨ ਕਹਿਆ, 'ਇਸਕੇ ਖਿਆਲ ਨਾਹੀ _ਪਉਣਾ, 
ਇਹੁ ਫ਼ਕੀਰੁ ਹੈ'। ਤਬ ਇਕੁ ਨੇੜੈ ਕਾਜੀ ਬੈਠਾ ਥਾ; ਉਨਿ ਕਾਜੀ ਕਹਿਆ, 'ਖਾਨ ਜੀ! 
ਅਜਬੁ ਹੈ, ਕਿਉਂ ਜੋ ਆਖਿਆ ਹੈ ?ਨਾਂ ਕੋ ਹਿੰਦੂ ਹੈ, ਨਾਂ ਕੋ ਮੁਸਲਮਾਨੁ ਹੈ-। ਤਬਿ ਖਾਨਿ 
ਕਹਿਆ ਆਦਮੀ ਤਾਈਂ, ਜੋ _'ਬੁਲਾਇ ਆਣਿ'। ਤਬ ਆਦਮੀ ਆਇਕੇ ਕਹਿਣ ਲਗੇ” 
“ਨਾਨਕ ! ਤੇਰੇ ਤਾਈ ਖਾਨੁ ਬੁਲਾਇਦਾ ਹੈ'। ਤਬਿ ਗੁਰੂ ਨਾਨਕ ਕਹਿਆ, 'ਮੇਂ ਤੇਰੇ ਖਾਨ 
ਦੀ ਕਿਆ ਪਰਵਾਹਿ ਪੜੀ ਹੈ?' ਤਬ ਲੋਕਾਂ ਕਹਿਆ, 'ਇਹ ਕਮਲਾ ਦਿਵਾਨਾ ਹੋਆ ਹੈ'। 
ਤਬਿ ਗੁਰੂ ਨਾਨਕ ਕਹਿਆ, _'ਮਰਦਾਨਿਆ _! ਰਬਾਬੁ _ਵਜਾਇ'। ਤਾਂ ਮਰਦਾਨੇ 
ਰਬਾਬੁ ਵਜਾਇਆ, ਰਾਗੁ ਮਾਰੂ ਕੀਤਾ, ਬਾਬੈ ਸਬਦ ਉਠਾਇਆ ਮਾਰੂ ਮਹਲਾ ੧।। 
ਕੋਈ ਆਖੇ ਭੂਤਨਾ ਕੋ ਕਹੈ ਬੇਤਾਲਾ।। ਕੋਈ ਆਖੇ ਆਦਮੀ 


'ਬਕਨਾ' ਦੇ ਪੁਰਾਤਨ ਪੰਜਾਬੀ ਵਿਚ ਕੇਵਲ 'ਬੋਲਣਾ' ਅਰਥ ਹੁੰਦੇ ਸਨ। 
ਜਬ ਤੋਂ ਕਰੇ' ਤਕ ਦਾ ਪਾਠ ਹਾਫ਼ਜ਼ਾਬਾਦੀ ਉਤਾਰੇ ਵਿਚੋਂ ਹੈ। 
੨ਭਬ ਆਦਮੀ ਆਇਕੇ ਕਹਿਣ ਲਗੈ' ਪਾਠ _ਹਾ: ਬਾ: ਨੁਸਖੇ ਦੀ ਹੈ। 


5।। 58000 9800 5॥10। 0 ੬00੧ ੧3108।5॥0760011.60।। 


39 

ਨਾਨਕੁ ਵੇਚਾਰਾ।। ਭਇਆ ਕਾ ਨਾਨਕੁ ਬਉਰਾਨਾ।। ਹਉ ਹਰਿ ਬਿਨੁ ਅਵਰੁ ਨ ਜਾਨਾ।।੧।। 
ਰਹਾਉ।। ਤਉ ਦੇਵਾਨਾ ਜਾਣੀਐ ਜਾ ਭੈ ਦੇਵਾਨਾ ਹੋਇ।। ਏਕੀ ਸਾਹਿਬ ਬਾਹਰਾ ਦੂਜਾ 
ਅਵਰੁ ਨ ਜਾਣੈ ਕੋਇ।।੨।। ਤਉ ਦੇਵਾਨਾ ਜਾਣੀਐ ਜਾ ਏਕਾ ਕਾਰ _ਕਮਾਇ। । 
ਹੁਕਮੁ ਪਛਾਣੈ ਖਸਮ ਕਾ ਦੂਜੀ ਅਵਰ ਸਿਆਣਪ ਕਾਇ। ।੩।। ਤਉ ਦੇਵਾਨਾ ਜਾਣੀਐ 
ਜਾ ਸਾਹਿਬ ਧਰੇ ਪਿਆਰੁ। । ਮੰਦਾ ਜਾਣੈ ਆਪ ਕਉ ਅਵਰੁ ਭਲਾ ਸੰਸਾਰੁ। ।੪।।੭।। 

ਤਬ ਫਿਰਿ ਬਾਬਾ ਚੁਪ ਕਰਿ ਰਹਿਆ।। ਜਾ ਕਛੁ ਬੋਲੇ ਤਾਂ ਏਹੀ ਵਚਨ ਕਹੈ, ਜੋ 
'ਨਾ ਕੋ ਹਿੰਦੂ ਹੈ, ਨਾ ਕੋ ਮੁਸਲਮਾਨੁ ਹੈ'। ਤਬਿ ਕਾਜੀ ਕਹਿਆ: 'ਖਾਨ ਜੀ ! ਇਹੁ ਭਾਲਾ 
ਹੈ, ਜੋ ਕਹਦਾ ਹੈ-ਨਾ ਕੋ ਹਿੰਦੂ ਹੈ ਨਾ ਕੋ ਮੁਸਲਮਾਨ ਹੈ'। ਤਬ ਕਾਜੀ ਕਹਿਆ। 'ਜਾਇ 
ਕਰਿ ਨਾਨਕ _ਫਕੀਰ ਤਾਂਈ" ਲੈ ਆਵਹੁ'। ਤਾਂ ਪਿਆਦੇ ਗਏ: ਓਨਿ ਕਹਿਆ, 'ਜੀ 
ਖਾਨੁ ਬੁਲਾਇੰਦਾ ਹੈ। ਖਾਨੁ ਕਹੰਦਾ, ਹੈ, -ਅਜ ਬਰਾ ਖੁਦਾਇਕੇਤਾਂਈ ਦੀਦਾਰ ਦੇਹਿ”। ਮੈਂ 
ਤੇਰੇ ਦੀਦਾਰ ਨੂੰ ਚਾਹਿਦਾ ਹਾਂ-ਤਬਿ ਗੁਰੂ ਨਾਨਕੁ ਉਠਿ ਚਲਿਆ, ਆਖਿਓਸੁ, 'ਅਬਿ 
ਮੇਰੇ ਸਾਹਿਬ ਕਾ ਸੌਦਾ ਆਇਆ ਹੈ, ਮੈਂ ਜਾਵਾਂਗਾ'। ਤਬਿ ਮੁਤਕਾ ਗਲਿ ਵਿਚ ਪਾਇ 
ਗਇਆ, ਆਇ ਕਰ” ਖਾਨ ਜੋਗੁ ਮਿਲਿਆ। ਤਬਿ ਖਾਨਿ ਕਹਿਆ, 'ਨਾਨਕ !ਦੋਸਤੀ ਖੁਦਾਇ 
ਕੀ. ਗਲੋਂ _ਮੁਤਕਾ ਲਾਹਿ, ਕਮਰ ਬੰਧੁ, ਤੂ ਭਲਾ ਫਕੀਰ ਹੈਂ ! ਤਬਿ ਗੁਰੂ ਨਾਨਕ ਗਲੋਂ 
ਮੁਤਕਾ ਲਾਹਿਆ, ਕਮਰ ਬੰਧੀ। ਤਬਿ ਖਾਨਿ ਕਹਿਆ, “ਨਾਨਕ ਮੇਰੀ 


'ਪਠਾਂਤ੍ਰ 'ਨਾਨਕ ਫਕੀਰ ਤਾਂਈਂ' ਹਾਫ਼ਜ਼ਾਬਾਦ ਵਾਲੀ ਪੋਥੀ ਦੇ ਉਤਾਰੇ ਵਿਚੋਂ ਹੈ। 

'ਅਜ..ਤੋਂ ਦੇਹਿ' ਤਕ ਦੀ ਬਾ: ਹਾ: ਵਾਲੇ ਨੁਸਖੇ ਦੇ ਉਤਾਰੇ ਵਿਚ ਪਾਠ ਹੈ-'ਅਜ ਬਰਾਹ ਖੁਦਾ ਏਕ ਬਾਰ ਦੀਦਾਰ 
ਦੇਹ'। 

੨ੋਪਠਾਂਤ੍ਰ 'ਆਇਕੈ' ਹੈ। 

ਬ ਕਾਲੀ 


5।। 58000 9800 5॥10। 0 ੬00੧ ੧3108।5॥0੫6011.60।। 


40 
ਕਮਖਤੀ ਹੈ, ਜੋ ਤੁਹਿ ਜੇਹਾ ਵਜੀਰੁ ਫਕੀਰੁ ਹੋਵੈ। ਤਬਿ ਖਾਨਿ ਗੁਰੂ ਨਾਨਕ ਕਉ ਆਪਣੇ 
ਪਾਸਿ ਬਹਾਲਿਆ, ਅਰ ਕਹਿਓਸੁ, 'ਰੇ ਕਾਜੀ ! ਕਾਈ ਬਾਤ ਪੁਛਤਾ ਹੈ ਤਾਂ ਪੁਛ, ਨਾਹੀਂ ਤਾਂ 
ਏਹੁ ਬਹੁੜਿ ਸੁਖਨੁ ਕਰੇਗਾ ਨਾਹੀ'। ਤਬ ਕਾਜੀ ਦਲਗੀਰੁ ਹੋਇ ਕਰ ਹਸਿਆ। ਤਬ 
ਕਾਜੀ ਕਹਿਆ, 'ਨਾਨਕ ! ਤੂ ਜੋ _ਕਹਦਾ ਹੈ,- ਨਾ ਕੋ ਹਿੰਦੂ ਹੈ, ਨਾ ਕੋ ਮੁਸਲਮਾਨੁ ਹੈ-, ਸੋ 
ਤੈਂ ਕਿਆ ਪਾਇਆ ਹੈ ?' ਤਬਿ ਬਾਬੇ ਨਾਨਕ ਕਹਿਆ ਸਲੋਕ, ਰਾਗੁ ਮਾਝ ਵਿਚ:- 
ਸਲੋਕ ਮ. ੧।। 
ਮੁਸਲਮਾਣੁ _ਕਹਾਵਣੁ _ਮੁਸਕਲੁ ਜਾ ਹੋਇ ਤਾਂ ਮੁਸਲਮਾਣੁ _ਕਹਾਵੈ।। _ਅਵਲ _ਅਉਲਿ 
ਦੀਨੁ ਕਰਿ ਮਿਠਾ ਮੁਸਕਲਮਾਨਾ ਮਾਲੁ ਮੁਸਾਵੈ।। ਹੋਇ ਮੁਸਲਿਮੁ ਦੀਨ ਮੁਹਾਣੈ ਮਰਣ ਜੀਵਣ 
ਕਾ ਭਰਮੁ ਚੁਕਾਵੇ।। ਰਬ ਕੀ ਰਜਾਇ ਮੌਨੇ ਸਿਰ ਉਪਰਿ ਕਰਤਾ ਮੰਨੇ ਆਪੁ ਗਵਾਵੈ। । 
ਤਉ ਨਾਨਕ ਸਰਬ ਜੀਆ ਮਿਹਰੰਮਤਿ ਹੋਇ ਤ ਮੁਸਲਮਾਣੁ ਕਹਾਵੈ। ।੧।। 
ਸਲੋਕ ਮ: ੧।। 
ਮਿਹਿਰ ਮਸੀਤਿ _ਸਿਦਕੁ _ਮੁਸਲਾ _ਹਕੁ _ਹਲਾਲੁ ਕੁਰਾਣੁ।। _ਸਰਮ ਸੁੰਨਤਿ ਸੀਲੁ ਰੋਜਾ 
ਹੋਹੁ ਮੁਸਲਮਾਣੁ।। ਕਰਣੀ ਕਾਬਾ ਸਚੁ ਪੀਰੁ ਕਲਮਾ ਕਰਮ ਨਿਵਾਜ।। ਤਸਬੀ ਸਾ 
ਤਿਸੁ ਭਾਵਸੀ ਨਾਨਕ ਰਖੇ ਲਾਜ।।੧।। ਮ:੧।। ਹਕੁ ਪਰਾਇਆ ਨਾਨਕਾ ਉਸੁ ਸੂਅਰ 
ਉਸੁ ਗਾਇ। ਗੁਰੁ ਪੀਰੁ ਹਾਮਾ ਤਾ ਭਰੇ ਜਾ ਮੁਰਦਾਰੁ ਨ ਖਾਇ।। ਗਲੀ ਭਸਿਤਿ ਨ 
ਜਾਈਐ ਛੁਟੈ ਸਚੁ ਕਮਾਇ।। ਮਾਰਣ ਪਾਹਿ ਹਰਾਮ ਮਹਿ ਹੋਇ ਹਲਾਲ ਨ ਜਾਇ।। ਨਾਨਕ 
ਗਲੀ ਕੂੜੀਈ ਕੂੜੋ ਪਲੈ ਪਾਇ। ।੨।।ਮ:੧।। ਪੰਜਿ ਨਿਵਾਜਾ ਵਖਤ ਪੰਜਿ ਪੰਜਾ ਪੰਜੇ ਨਾਉ। । 
ਪਹਿਲਾ ਸਚੁ ਹਲਾਲ ਦੁਇ ਤੀਜਾ ਖੈਰ ਖੁਦਾਇ। _ਚਉਥੀ ਨੀਅਤਿ ਰਾਸਿ ਮਨੁ ਪੰਜਵੀਂ 
ਸਿਫਤਿ ਸਨਾਇ।। ਕਰਣੀ ਕਲਮਾ ਆਖਿਕੈ ਤਾ ਮੁਸਲਮਾਣੂ ਸਦਾਇ।। ਨਾਨਕ 


5।। 58000 9800 5॥10। 0 ੬00੧ ੧3108।5॥0੫6011.60।। 


41 
ਜੇਤੇ ਕੁੜਿਆਰ ਕੂੜੇ ਕੂੜੀ ਪਾਇ। ।੩।। 
ਜਬ ਇਹੁ ਸਲੋਕੁ ਬਾਬੇ ਦਿਤਾ, ਤਬਿ ਕਾਜੀ ਹੈਰਾਨੁ ਹੋਇ ਰਹਿਆ। ਤਬਿ ਖਾਨਿ 
ਕਹਿਆ, ਕਾਜੀ, ਇਸ ਕਉ ਪੁਛਣ ਕੀ ਤਕਸੀਰ ਰਹੀ _ਨਾਹੀ'। ਤਬ ਪੇਸੀ ਕੀ ਨਿਮਾਜ 
ਕਾ ਵਖਤੁ ਹੋਇਆ, ਸਭ ਉਠਿ ਕਰਿ ਨਿਮਾਜ ਗੁਜਾਰਣ ਆਏ, ਅਰੁ ਬਾਬਾ ਭੀ ਨਾਲ 
ਰਇਆ। ਤਬਿ ਕਾਜੀ ਸਭਨਾ ਤੇ ਅਗੇ ਖੜਾ ਹੋਆ, ਨਿਮਾਜ ਲਗਾ ਕਰਣੈ। ਜਬ ਬਾਬਾ 
ਕਾਜੀ ਕੀ ਤਰਫ ਦੇਖਿ ਕਰਿ ਹਸਿਆ। ਤਬਿ ਕਾਜੀ ਡਿਠਾ ਜੋ ਨਾਨਕ ਹਸਦਾ ਹੈ। ਤਬਿ 
ਨਿਮਾਜ ਕਰਿ ਆਏ, ਤਬਿ ਕਾਜੀ ਕਹਿਆ 'ਖਾਨ ਜੀ ਸਲਾਮਤਿ, ਡਿਨੋ ਕਿਉਂ ਜੋ ਮੁਸਲਮਾਨਾ 
ਦੀ ਤਰਫ (ਧਿਰ) ਹਿੰਦੂ ਦੇਖਿ ਦੇਖਿ ਹਸਦਾ ਹੈ, ਤੂ ਜੋ ਆਖਦਾ ਹੈ ਜੋ ਨਾਨਕੁ ਭਲਾ ਹੈ'। 
ਤਬ ਖਾਨਿ ਕਹਿਆ: “ਨਾਨਕ ! ਕਾਜੀ ਕਿਆ ਕਹਦਾ ਹੈ, 'ਤਬ ਬਾਬੇ ਕਹਿਆ 'ਖਾਨ ਜੀ ! 
ਮੈਂ ਕਾਜੀ ਕੀ ਕਿਆ ਪਰਵਾਹ ਪਰੀ ਹੈ, ਪਰੁ ਕਾਜੀ ਕੀ ਨਿਵਾਜ ਕਬੂਲੁ ਨਾਹੀ ਪਈ, ਮੇਂ 
ਇਤਿ ਵਾਸਤੇ ਹਸਿਆ ਥਾ'। ਤਬਿ ਕਾਜੀ ਕਹਿਆ: 'ਖਾਨ ਜੀ ! ਇਨ ਕਾਈ ਪਾਈ ਹੈ ਤਾਂ 
ਮੇਰੀ ਤਕਸੀਰ ਜਾਹਰ ਕਰਉ”। ਤਬਿ ਬਾਬੇ ਕਹਿਆ: 'ਖਾਨ ਜੀ! ਜਬ ਏਹੁ ਨਿਵਾਜ 
ਉਪਰਿ ਖੜਾ ਥਾ ਤਬਿ ਇਨ ਕਾ ਮਨ ਠਉੜ ਨਾ ਥਾ” ਘੋੜੀ ਸੂਈ ਥੀ; ਵਛੇਰੀ ਜੰਮੀ ਥੀ, 
ਅਰੁ ਵਛੇਰੀ ਛਡਿ ਕਰਿ ਆਇਆ ਥਾ। ਅਰੁ ਵੇੜ੍ਹੇ ਵਿਚਿ ਖੂਹੀ ਥੀ। ਅਰ ਇਨਿ ਕਹਿਆ, 
ਮਤੁ ਵਛੇਰੀ ਖੂਹੀ ਵਿਚ ਪਉਂਦੀ ਹੋਵੇ। ਇਨਕਾ ਮਨੁ 


'ਪਠਾਂਤ੍ਰ ਹੈ'ਕਾਜੀ ਇਸ ਨੂੰ ਪੁਛਣੇ ਕੀ ਤਕਸੀਰ ਹੈ'। 

`ਵਲੋਤ ਵਾਲੇ ਨੁਸਖੇ ਵਿਚ ਇਸ ਥਾਂਵੇਂ ਚਰਖੜੀ ਦਾ ਨਿਸ਼ਾਨ ਦੇ ਕੇ ਹਾਸ਼ੀਏ ਦੇ ਬਾਹਰ ਲਿਖਿਆ ਹੈ-'ਤਬ ਪੇਸੀ_ਕੀ 
ਨਿਮਾਜੁ ਕਾ'। 

੧ਇਹ () ਨਿਸ਼ਾਨ ਅਸਾਂ ਲਾਇਆ ਹੈ, “ਤਰਫ” ਦਾ ਅਰਥ ਹੈ 'ਧਿਰ'। 

8 _. 

ਪਾਠਾਂਤ੍ਰ ਹੈ-ਕਰੇ। 

'ਪਾਠਾਂਤ 'ਇਸਕਾ ਇਮਾਨ ਠਉੜ ਨਾ ਥਾ'। 


5।। 58000 9800 5॥10। 0 ੬00੧ ੧3108।5॥0੫6011.60।। 


42 
ਉਹਾਂ ਗਇਆ ਆਹਾ, ਇਸਕੀ ਨਮਾਜ ਕਬੂਲ ਨਹੀਂ ਪੜੀ'”।। ਤਬਿ ਕਾਜੀ ਆਇ ਪੈਰੀ 
ਪਇਆ। ਆਖਿਓਸੁ 'ਵਾਹੁ ਵਾਹੁ ! ਇਸ ਕਉ ਖੁਦਾਇ ਨਿਵਾਜਸ ਹੋਈ ਹੈ'। ਤਬਿ ਕਾਜੀ 
ਪਤੀਣਾ ਤਬਿ ਬਾਬੇ ਸਲੋਕੁ ਦਿੱਤਾ- 
ਮੁਸਲਮਾਨੁ ਮੁਸਾਵੈ ਆਪੁ।। ਸਿਦਕ ਸਬੂਰੀ ਕਲਮਾ ਪਾਕ।। ਖੜੀ ਨ ਛੇੜੈ ਪੜੀ ਨ ਖਾਇ। । 
ਨਾਨਕ ਸਮੁਸਲਮਾਨ ਭਿਸਤ ਕਉ ਜਾਇਾੰ'।। 

ਜਾਂ ਬਾਬੇ ਏਹੁ ਸਲੋਕੁ ਬੋਲਿਆ, ਤਾ ਸਯੀਅਦ, ਸੇਖ ਜਾਦੇ, ਕਾਜੀ, ਮੁਫਤੀ, ਖਾਨ, 
ਖਨੀਨ, ਮਹਰ, ਮੁਕਦਮ ਹੈਰਾਨ ਹੋਇ ਰਹੈ। ਖਾਨ ਬੋਲਿਆ 'ਕਾਜੀ ! ਨਾਨਕੁ ਹਕੁ ਨੂ ਪਹੁਤਾ 
ਹੈ ਅਵਰੁ ਪੁਛਣ ਕੀ ਤਕਸੀਰ ਰਹੀ”। ਜਿਤੁ ਵਲਿ ਬਾਬਾ ਨਦਰਿ ਕਰੇ. ਤਿਤੁ ਵਲਿ ਸਭ 
ਕੋਈ ਸਲਾਮੁ ਕਰੇ। ਤਬਿ ਬਾਬਾ ਬੋਲਿਆ ਸਬਦੁ:- 

ਸਿਰੀ ਰਾਗੁ ਮਹਲਾ ੧ ਘਰੁ ੩।। 

ਅਮਲੁ ਕਰਿ ਧਰਤੀ ਬੀਜੁ ਸਬਦੋ ਕਰਿ ਸਚ ਕੀ ਆਬ ਨਿਤ ਦੇਹਿ ਪਾਣੀ।। ਹੋਇ 
ਕਿਰਸਾਣੂ ਈਮਾਨੁ ਜੰਮਾਇਲੈ ਭਿਸਤੁ ਦੋਜਕੁ ਮੂੜੇ ਏਵ ਜਾਣੀ।।੧।। ਮਤੁ ਜਾਣਸਹਿ ਗਲੀ 
ਪਾਇਆ।। ਮਾਲ ਕੈ ਮਾਣੈ ਰੂਪ ਕੀ ਸੋਭਾ ਇਤੁ ਬਿਧੀ ਜਨਮੁ ਗਵਾਇਆ। ।੧।। ਰਹਾਉ। । 
ਐਬ ਤਨਿ _ਚਿਕੜੋ ਇਹ ਮਨੁ _ਮੀਡਕੋ ਕਮਲ ਕੀ ਸਾਰ ਨਹੀ ਮੂਲਿ ਪਾਈ। । 
ਭਉਰੁ ਉਸਤਾਦੁ ਨਿਤ ਭਾਖਿਆ ਬੋਲੈ ਕਿਉ ਬੂਝੈ ਜਾ ਨਹ ਬੁਝਾਈ। ।੨।। ਆਖਣੁ 


ਇਸਕੀ ਤੋ.ਪੜੀ ਤਕ ਦਾ ਪਾਠ ਹਾ: ਬਾ: ਨੁਸਖੇ ਵਿਚ ਵੱਧ ਹੈ। 

ਇਹ ਪਾਠ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਨਹੀਂ ਹੈ, ਬਾਹਰ ਦਾ _ ਹੈ। ਮਾਲੂਮ ਹੁੰਦਾ ਹੈ ਕਿ 'ਮਸਕਲਮਾਨਾ 
ਮਾਲੁ ਮੁਸਾਵੈ' ਵਾਲਾ ਪਿਛੇ ਆ ਚੁਕਾ ਸਲੋਕ ਫੇਰ ਏਥੇ ਹੈਸੀ। 

੨ਪਾਠਾਂਤ੍ਰ'ਤਕਸੀਰ ਰਹੀ ਨਾਹੀ' ਬੀ ਹੈ। 


5।। 58000 9800 5॥10। 0 ੬00੧ ੧3108।5॥0760011.60।। 


43 
ਸੁਨਣਾ ਪਉਣ ਕੀ ਬਾਣੀ ਇਹੁ ਮਨੁ ਰਤਾ ਮਾਇਆ। । ਖਸਮ ਕੀ ਨੀਦਰਿ ਦਿਲਹਿ ਪਸਿੰਦੇ 
ਜਿਨੀ ਕਰਿ ਸੁਨਣਾ ਪਉਣ ਕੀ ਬਾਣੀ ਇਹੁ ਮਨੁ ਰਤਾ ਮਾਇਆ।। ਖਸਮ ਕੀ ਨੀਦਰਿ 
ਦਿਲਹਿ ਪਸਿੰਦੇ ਜਿਨੀ ਕਰਿ ਏਕੁ ਧਿਆਇਆ। ।੩।। ਤੀਹ ਕਰਿ ਰਖੇ ਪੰਜ ਕਰਿ ਸਾਥੀ 
ਨਾਉ _ ਸੈਤਾਨੁ ਮਤੁ _ਕਟਿ _ਜਾਈ।। ਨਾਨਕੁ _ ਆਖੇ _ਰਾਹਿ ਪੇ ਚਲਣਾ 
ਮਾਲੁ ਧਨੁ ਕਿਤਕੂ ਸੰਜਿਆਈ। ।੪। ।੨੭।। 

ਜਾ ਬਾਬੇ ਏਹੁ ਸਬਦੁ ਬੋਲਿਆ, ਤਬਿ ਖਾਨ ਆਇ ਪੈਰੀ ਪਇਆ।। ਤਬਿ ਲੋਕਿ 
ਹਿੰਦੂ ਮੁਸਲਮਾਨ ਆਇ ਲਗੈ ਖਾਨ ਨੂੰ ਕਹਿਣ, 'ਜੋ ਨਾਨਕ ਵਿਚਿ ਖੁਦਾਇ ਬੋਲਦਾ ਹੈ'। 
ਤਬਿ ਖਾਨ ਕਹਿਆ: “ਨਾਨਕ ! ਰਜੁ ਮਾਲੁ ਹੁਕਮੁ ਹਾਸਲੁ ਸਭੁ ਤੇਰਾ ਹੈ'। ਤਬਿ 
ਗੁਰੂ ਨਾਨਕ ਕਹਿਆ; 'ਖੁਦਾਇ ਤੇਰਾ ਭਲਾ ਕਰੇਗਾ, ਹੁਣ ਟਿਕਣੇ ਕੀ ਬਾਤਿ ਰਹੀ; ਰਾਜੁ, 
ਮਾਲੁ, ਘਰ ਬਾਰ ਤੇਰੇ ਹੈਨ, ਅਸੀ ਤਿਆਗਿ ਚਲੇ'। 

ਜਾਇ ਫਕੀਰਾਂ ਵਿਚ ਬੈਠਾ, ਤਬਿ ਫਕੀਰ ਉਠਿ ਹਥਿ ਬੰਨਿ ਖੜੇ ਹੋਇ, ਲਾਗੇ ਸਿਫਤਿ 
ਕਰਣ। ਆਖਨਿ ਜੋ ਨਾਨਕੁ ਸਚਿ ਰੋਜੀ" ਥੀਆ ਹੈ ਅਤੇ ਸਚਿ ਕੀ ਰੰਗਣਿ ਵਿਚ ਰਤਾ ਹੈ'। 
ਤਾਂ ਬਾਬਾ ਬੋਲਿਆ; ਮਰਦਾਨਿਆਂ, ਰਬਾਬੁ ਵਜਾਇ'। ਤਬਿ ਮਰਦਾਨੇ ਰਬਾਬੁ ਵਜਾਇਆ, 
ਰਾਗੁ ਤਿਲੰਗੁ ਕੀਤਾ, ਬਾਬੇ ਸਬਦੁ ਉਠਾਇਆ- 

ਤਿਲੰਗ ਮਹਲਾ ੧ ਘਰੁ ੩।। 

ਇਹੁ ਤਨੁ ਮਾਇਆ ਪਾਹਿਆ ਪਿਆਰੇ ਲੀਤੜਾ ਲਬਿ ਰੰਗਾਏ। । ਮੇਰੈ ਕੰਤ ਨ ਭਾਵੇ ਚੋਲੜਾ 
ਪਿਆਰੇ ਕਿਉ ਧਨ ਸੇਜੈ ਜਾਏ।।੧।। ਹੰਉ ਕਰੁਬਾਨੈ ਜਾਉ ਮਿਹਰਵਾਨਾ ਹੰਉ ਕੁਰਬਾਨੈ 
ਜਾਉ।। ਹੰਉ ਕੁਰਬਾਨੈ ਜਾਉ ਤਿਨਾਕੈ ਲੈਨ ਜੋ ਤੇਰਾ ਨਾਉ।। ਲੈਨਿ ਜੋ ਤੇਰਾ ਨਾਉ ਤਿਨਾਕੈ 
ਹੋਉ ਸਦ ਕੁਰਬਾਨੈ ਜਾਉ।। ੧।। ਰਹਾਉ।। ਕਾਇਆ ਰੰਭਾਣਿ ਜੇ ਥੀਐ ਪਿਆਰੈ ਪਾਈਐ 
ਨਾਉ ਮਜੀਠਿ। । 


੧ 
ਪਾ: 'ਰੋਚੀ'। 


5।। 58000 9800 5॥10। 0 ੬00੧ ੧3108।5॥0੫6011.60।। 


44 
ਰੰਭਣ ਵਾਲਾ ਜੇ ਰੰਝੇ ਸਾਹਿਬੁ ਐਸਾ ਰੰਗੁ ਨ ਡੀਠ।।੨।। ਜਿਨ ਕੇ ਚੋਲੇ ਰਤੜੇ ਪਿਆਰੇ 
ਕੰਤੁ ਤਿਨਾ ਕੈ ਪਾਸਿ।। ਧੂੜਿ ਤਿਨਾ ਕੀ ਜੇ ਮਿਲੈ ਜੀ ਕਹੁ ਨਾਨਕ ਕੀ ਅਰਦਾਸਿ। ।੩। । 
ਆਪੇ ਸਾਜੇ ਆਪੇ ਰੰਗੇ ਆਪੇ ਨਦਰਿ ਕਰੇਇ।। ਨਾਨਕ ਕਾਮਣਿ ਕੰਤੈ ਭਾਵੈ ਆਪੇ ਹੀ 
ਰਾਵੇਇ। ।੪।।੧।।੩। । 

ਤਬਿ ਫਕੀਰਾਂ ਆਇ ਪੈਰ ਚੁਮੈ, ਦਸਤ ਪੰਜਾ ਲੀਆ। ਬਾਬੇ ਦੀ ਬਹੁਤੁ' ਖੁਸੀ ਹੋਈ 
ਫਕੀਰਾਂ ਉਪਰਿ. ਬਹੁਤੁ _ਮਿਹਰਵਾਨੁ _ਹੋਇਆ। ਖਾਨੁ _ਭੀ ਆਇ ਗਇਆ। ਲੋਕ 
ਹਿੰਦੂ ਮੁਸਲਮਾਨ ਜੁ ਕੋਈ ਸਾ ਸਭ ਸਲਾਮ ਕਰਿ ਖੜਾ ਹੋਆ। ਤਬਿ ਗੁਰੂ ਪਾਸੋਂ ਵਿਦਾ ਹੋਏ। 
ਖਾਨੁ ਘਰਿ ਆਇਆ, ਆਇ ਕਰਿ ਦੇਖੇ ਤਾਂ ਕੋਠੜੀਆਂ ਖਜਾਨੇ ਕੀਆ ਭਰੀਆਂ ਪਈਆਂ 
ਹੈਨਿ।। ਤਬਿ ਬਾਬੇ ਦੀ ਖੁਸੀ ਹੋਈ, ਮਰਦਾਨੇ ਨੂੰ ਨਾਲੇ ਲੈਕਰਿ ਚਲਿਦਾ ਰਹਿਆ। 

੧੨ ਮਰਦਾਨੇ ਦੀ ਪੂਜਾ ਕਰਾਈ 

ਤਬਿ ਬਾਬਾ ਜੀ ਉਜੜ ਕਉ ਚਲੇ ਤਬ ਕਿਤੇ ਵਸਦੀ ਵੜੇ ਨਾਹੀ। ਕਿਤੇ ਜੰਗਲਿ 
ਕਿਤੇ ਦਰੀਆਇ, ਕਿਥਈ ਟਿਕੇ ਨਾਹੀਂ। ਕਦੇ ਜੇ ਮਰਦਾਨੇ ਨੂੰ ਭੁਖ ਲਗੈ, ਤਾਂ ਬਾਬਾ ਆਖੇ, 
'ਮਰਦਾਨਿਆ ਭੁਖਿ ਲਾਗੀ ਹੀ? ਤਾ ਮਰਦਾਨਾ ਆਖੈ, 'ਜੀ. ਤੂੰ ਸਭ ਕਿਛੁ ਜਾਣਦਾ ਹੈਂ 
ਹੈਨਿ, ਤਿਸਦੇ ਘਰਿ ਜਾਇ ਖੜੋਉ. ਚੁਪਾਤੋ, ਓਥੈ ਓਇ ਖਵਾਇੰਦੇ ਹਿਨਿਗੇ। ਮਰਦਾਨਿਆਂ ! 
ਤੈਨੂੰ ਜਾਂਦੇ ਹੀ ਨਾਲਿ ਕੋਈ ਹਿੰਦੂ ਕੋਈ ਮੁਸਲਮਾਨ ਜੋ ਕੋਈ ਆਇ ਮੁਹਿ ਲਗੇਗਾ, ਸੋਈ 
ਆਇ ਪੈਰੀ ਪਵੇਗਾ। 


“'ਬਹੁਤ' ਪਦ ਹਾ: ਬਾ: ਨੁਸਖੇ ਵਿਚੋਂ ਲਿਆ ਹੈ। 
"ਤੋਂ _ਚਲੇ' ਪਾਠ ਹਾ: ਬਾ: ਨੁਸਖੇ ਦੇ ਉਤਾਰੇ ਦਾ ਹੈ। 
੧ਪਠਾਂਤ੍ਰ'ਹੈ?' ਬੀ ਹੈ। 


5।। 58000 9800 5॥10। 0 ੬00੧ ੧3108।5॥0੫6011.60।। 


45 

ਛਤੀਹ ਅੰਮ੍ਰਿਤ ਆਣਿ ਆਗੇ _ਰਾਖਨਿਗੇ। _ਕੋਈ ਰੁਪਯੇ ਪਯੀਏੰ' ਆਣਿ ਰਖਨਿਗੇ, ਕੋਈ 
ਆਣਿ ਪਰਕਾਲੇ ਰਖਨਿਰੀ, ਕੋਈ ਪੁਛਸੀਆ ਭੀ ਨਾਹੀਂ, ਜੋ ਤੂੰ ਕਿਥੋਂ ਆਇਆ ਹੈਂ? ਕਿਸਦਾ 
ਆਦਮੀ ਹੈਂ? ਜੋ ਕੋਈ ਆਇ ਮੁਹਿ ਲਾਗੈਗਾ ਸੋਈ ਆਖੇਗਾ-ਜੋ ਮੈਂ ਆਪਣਾ ਸਰਵਸੁ ਆਣਿ 
ਅਗੇ ਰਖਾ-। ਆਖਨਿਗੇ, ਜੋ ਅਸੀਂ ਨਿਹਾਲੁ ਹੋਏ, ਜੋ ਅਸਾਨੂੰ ਇਹੁ ਦੀਦਾਰੁ ਹੋਆ-'। 

ਬਾਬੇ ਦੀ ਖੁਸੀ ਹੋਈ, ਮਰਦਾਨਾ ਇਕ ਦਿਨਿ ਸਹਰ ਨੂੰ ਭੇਜਿਆ। ਭੇਜਦਿਆਂ ਨਾਲਿ 
ਪੂਜਾ ਬਹੁਤੁ ਲਾਗੀ। ਜਾਂ ਗਇਆ, ਤਾਂ ਸਾਰਾ ਸਹਰੁ ਆਇ ਪੈਰੀ ਪਇਆ। ਜਾਂ ਗਇਆ, 
ਤਾ ਪੰਜੀਹੇ ਕਪੜੇ ਪੰਡਿ ਬੰਨਿਕੇ ਲੈ ਆਇਆ। ਬਾਬਾ ਹਸਦਾ ਹਸਦਾ ਨਿਲੇਟੁ ਹੋਆ। ਬਾਬੇ 
ਪਾਸਿ ਮਰਦਾਨਾ ਕਪੜੇ ਪੰਜੀਹੈ ਲੈ ਆਇਆ। ਬਾਬੇ ਵੇਖੇ, ਤਾਂ ਬੰਨੀ ਪੰਡਿ ਲਈ ਆਂਵਦਾ ਹੈ, 
ਤਬਿ ਬਾਬੈ ਆਖਿਆ: 'ਮਰਦਾਨਿਆ ਕਿਆ ਆਂਦਾ ਹੀ?' ਤਬਿ ਮਰਦਾਨੇ ਆਖਿਆ: 'ਜੀ ਸਚੇ 
ਪਾਤਿਸਾਹ ! ਤੇਰੇ ਨਾਵੈ ਦਾ ਸਦਕਾ ਸਾਰਾ ਸਹੁਰੁ ਸੇਵਾ ਨੂੰ ਉਠਿ ਖੜਾ __ਹੋਆ। 
ਜੀਉ ਪਾਤਿਸਾਹ, ਮੈਂ ਆਖਿਆ: ਜੋ-ਇਹ ਵਸਤੁ ਕਪੜੇ ਬਾਬੇ ਪਾਸਿ ਲੈ ਜਾਵਾਂ-। ਤਿਬਿ 
ਗੁਰੂ ਬੋਲਿਆ: 'ਮਰਦਾਨਿਆਂ ! ਆਂਦੋ, ਭਲਾ ਕੀਤੋ, ਪਰੁ ਏਹ ਅਸਾਡੇ ਕਿਤੇ ਕੰਮਿ ਨਾਂਹੀ'। 
ਤਬਿ ਮਰਦਾਨੇ ਆਖਿਆ: 'ਜੀਉ ਪਾਤਿਸਾਹ, ਕਿ ਕਰੀ ?' ਤਬਿ ਬਾਬੇ ਆਖਿਆ: 'ਸੁਟਿ ਘਤੁ'। 
ਤਾਂ ਮਰਦਾਨੇ ਸਭਿ ਵਸਤੂ ਸਟਿ ਘਤੀਆ, ਪੰਡਿ ਸਾਰੀ। ਓਥਹੁ ਰਵੇਦੇ ਰਹੇ। ਤਬਿ ਮਰਦਾਨੇ 
ਆਥਿਆ, ਅਰਜ ਕੀਤੀ, ਆਖਿਓਸੁ: ਜੀਉ ਪਾਤਿਸਾਹੁ, ਇਹੁ ਜੋ ਕੋਈ ਤੇਰੇ ਨਾਉ ਦਾ ਸਦਕਾ 
ਮੰਨਦਾ ਹੈ ਅਤ 

ਰਾਦ ਅੰਮ੍ਰਿਤ ਤੋਂ ਹੈ 

ਵਲੌਤ ਪੁਜੇ ਨੁਸਖੇ ਵਿਚ ਏਥੇ 'ਪਯੀਏ' ਪਾਠ ਰੁਪਏ ਦੇ ਨਾਲ ਹੈ, ਇਸ ਪਦ ਦੀ ਮੁਰਾਦ ਗਾਲਬਨ 'ਪੰਜੀਹੇ ਤੋਂ ਹੈ ਜੋ 


ਰੁਪਏ ਦਾ ਹੀ ਨਾਮ ਹੈ। 
੨ ਰਾਦ ਹੈ-'ਤਬਿ'। 


5।। 58000 9800 5॥10। 0 ੬00੧ ੧3108।5॥0760011.60।। 


॥0///.361॥€.0।0/ 0੯੧8।/13੧013।। 


46 
ਸਿਖ ਦੈ ਮੁਹਿ ਪਾਵਦਾ ਹੈ, ਕਿਛੁ ਤੈਨੂੰ ਭੀ ਪਹੁੰਚਦਾ ਹੈ ਓਸਦਾ ਭਾਉ ? ਅਤੇ ਮੇਰੇ ਦਿਲਿ 
ਵਿਚਿ ਵਡਾ ਫਿਕਰੁ ਹੈ, ਜੇ ਤੂੰ ਕਿਛੁ ਛੁਹੰਦਾ ਨਾਹੀਂ, ਅਤੇ ਮੁਹਿ ਪਾਂਵਦਾ ਨਾਹੀਂ, ਤੂ ਕਿਸੈ 
ਨਾਲੈ ਤ੍ਰਿਪਤਦਾ ਹੈਂ _?' ਤਬਿ ਗੁਰੂ ਬਾਬੇ ਆਖਿਆ: 'ਮਰਦਾਨਿਆ ! ਰਬਾਬੁ ਵਜਾਇ' ਤਾਂ 
ਮਰਦਾਨੇ _ਰਬਾਬੁ _ ਵਜਾਇਆ, _ ਰਾਗ _ ਗਉੜੀ _ਕੀਤੀ _ਦੀਪਕੀ _ਮਹਲਾ _੧% । 
ਬਾਬੇ ਸਬਦੁ ਉਠਾਇਆ” 
ਗਉੜੀ ਗੁਆਰੇਰੀ ਮਹਲਾ ੪। । 

ਮਾਤਾ ਪ੍ਰੀਤਿ ਕਰੇ ਪੁਤੁ ਖਾਇ।। ਮੀਨੇ ਪ੍ਰੀਤਿ ਭਈ ਜਲਿ ਨਾਇ।। ਸਤਿਗੁਰ ਪ੍ਰੀਤਿ ਗੁਰਸਿਖ 
ਮੁਖਿ ਪਾਇ।।੧।। ਤੇ ਹਰਿਜਨ ਹਰਿ ਮੇਲਹੁ ਹਮ ਪਿਆਰੇ।। ਜਿਨਿ ਮਿਲਿਆ ਦੁਖ ਜਾਹਿ 
ਹਮਾਰੇ।।੧।। ਰਹਾਉ।। ਜਿਉ ਮਿਲਿ ਬਛਰੇ ਗਊ ਪ੍ਰੀਤਿ ਲਗਾਵੈ।। ਕਾਮਨਿ ਪ੍ਰੀਤਿ ਜਾ 
ਪਿਰੁ ਘਰਿ ਆਵੈ।। ਹਰਿ ਜਨ ਪ੍ਰੀਤਿ ਜਾ ਹਰਿ ਜਸੁ ਗਾਵੈ।।੨।। ਸਾਰਿੰਗ ਪ੍ਰੀਤਿ ਬਸੈ ਜਲ 
ਧਾਰਾ।। ਨਰਪਤਿ ਪ੍ਰੀਤਿ ਮਾਇਆ ਦੇਖਿ ਪਸਾਰਾ।। ਹਰਿਜਨ ਪ੍ਰੀਤਿ ਜਪੇ ਨਿਰੰਕਾਰਾ। ।੩। । 
ਨਰ ਪ੍ਰਾਣੀ ਪ੍ਰੀਤਿ ਮਾਇਆ ਧਨੁ ਖਾਟੇ।। ਗੁਰ ਸਿਖ ਪ੍ਰੀਤਿ ਗੁਰੁ ਮਿਲੈ ਗਲਾਟੇ।। ਜਨ 
ਨਾਨਕ ਪ੍ਰੀਤਿ ਸਾਧ ਪਗ ਚਾਟੇ। ।੪। ।੩। ।੪੧।। 

ਤਬਿ ਫਿਰਿ ਮਰਦਾਨੇ ਤਸਲੀਮ ਕੀਤੀ, ਓਥਹੁੰ ਚਲੇ। 

੧੩. ਸੱਜਣ ਠੱਗ 

ਜਾਂਦੇ ਜਾਂਦੇ ਸੇਖ ਸਜਣ ਕੈ ਘਰਿ ਜਾਇ ਨਿਕਲੇ। ਉਸਕਾ ਘਰੁ ਪੈਂਡੇ ਵਿਚ ਥਾ। ਅਤੇ 
ਠਾਕੁਰ ਦੁਆਰਾ ਤੈ ਮਸੀਤ ਕਰਿ ਛਡੀ ਥੀ। ਜੇ ਕੋਈ ਹਿੰਦੂ ਆਵੈ ਤਾਂ ਠਉਰ ਦੇਵੈ।। ਅਤੇ 
ਜੇ 


'ਰਾਦ ਹੈ-ਕਿਸ ?' 


ਦਹ ਸ਼ਬਦ ਚੋਥੀ ਪਾਤਸ਼ਾਹੀ ਜੀ ਦਾ ਗਉੜੀ ਗੁਆਰੇਰੀ ਵਿਚ ਹੈ। ਲੇਖਕ ਦੀ ਭੁੱਲ ਹੈ ਮ:੧ ਤੇ ਗਉੜੀ ਦੀਪਕੀ 
ਲਿਖਣਾ। 


5।। 58000 9800 5॥10। 0 ੬00੧ ੧3108।5॥0੫6011.60।। 


47 
ਮੁਸਲਮਾਨ ਜਾਵੇ, ਤਾਂ ਤਵਜਹ' ਕਰੇ। ਅਰੁ ਜਾਂ ਰਾਤਿ ਪਵੈ ਤਾਂ ਆਖੇ, 'ਚਲੁ ਜੀ_ਸੋਵਹੁ'। 
ਅੰਦਰਿ ਲੈ ਜਾਵੇ, ਖੂਹੈ ਵਿਚਿ ਪਾਇ ਕਰਿ ਮਾਰੇ। ਆਰੁ ਜਾ ਸਬਾਹ ਹੋਵੈ, ਤਾ ਆਸਾ ਤਸਬੀ 
ਹਾਥਿ ਲੈ ਮੁਸਲਾ ਪਾਇ _ਬਹੈ। _ਜਬਿ ਬਾਬਾ `ਤੇ ਮਰਦਾਨਾ _ਗਏ, ਤਾਂ _ਖਿਜਮਤਿ 
ਬਹੁਤੁ ਕੀਤੀਓਸੁ। ਅਤੇ ਆਪਣਿਆ ਲੋਕਾਂ ਤਾਈਂ ਆਖਿਓਸੁ: 'ਜੋ ਇਸਦੇ ਪਲੈ ਬਹੁਤੁ ਦੁਨੀਆ 
ਹੈ; ਪਰ ਗੁਹੰਜੁ ਹੈ। ਜਿਸ ਦੇ ਮੁਹਿ ਵਿਚ ਐਸੀ ਭੜਕ ਹੈ ਸੋ ਖਾਲੀ ਨਾਂਹੀ, ਫੈਲ ਕਰਿਕੇ 
ਫ਼ਕੀਰ ਹੋਇਆ ਹੈ'। ਜਬ ਰਾਤਿ ਪਈ ਤਬਿ ਆਖਿਓਸੁ: 'ਉਠਹੁ ਜੀ ਸੋਵਹੁ'। ਤਬਿ ਬਾਬੇ 
ਆਖਿਆ, ਸੱੱਜਣੇ ! ਇਕੁ ਸਬਦੁ ਖੁਦਾਇ ਦੀ ਬੰਦਗੀ ਕਾ ਆਖਿ ਕਰਿ ਸੋਵਹਿਗੇ'। 
ਤਬਿ ਸੇਖ ਸਜਨਿ ਆਖਿਆ: 'ਭਲਾ ਹੋਵੈ ਜੀ, ਆਖਹੁ ਜੀ, ਰਾਤਿ ਬਹੁਤੁ ਗੁਜਰਦੀ ਜਾਂਦੀ 
ਹੈ'। _ਤਉ ਬਾਬੇ ਆਖਿਆ, _'ਮਰਦਾਨਿਆ _! ਰਬਾਬੁ _ਵਜਾਇ'। ਤਾਂ ਮਰਦਾਨੇ 
ਰਬਾਬੁ ਵਜਾਇਆ। ਰਾਗੁ ਸੂਹੀ ਕੀਤੀ। ਗੁਰੂ ਨਾਨਕ ਸਬਦੁ ਉਠਾਇਆ ਮ: ੧।। 

ਰਾਗੁ ਸੂਹੀ ਮਹਲਾ ੧ਘਰੁ ੬।। 
ਉਜਲੁ ਕੈਹਾ ਚਿਲਕਣਾ ਘੋਟਿਮ ਕਾਲੜੀ ਮਸੁ।। ਧੋਤਿਆ ਜੂਠਿ ਨ ਉਤਰੇ ਜੇ ਸਉ ਧੋਵਾ 
ਤਿਸੁ।।੧।। ਸਜਣ ਸੇਈ ਨਾਲਿ ਮੇ ਚਲਦਿਆ ਨਾਲ ਚਲੰਨਿ।। ਜਿਥੈ ਲੇਖਾ ਮੰਗੀਐ ਤਿਥੈ 
ਖੜੇ ਦਿਸੰਨ੍ਹਿ ।।੧।। ਰਹਾਉ।। ਕੋਠੇ ਮੰਡਪ ਮਾੜੀਆ ਪਾਸਹੁ ਚਿਤਵੀਆਹਾ।। ਢਠੀਆ 
ਕੰਮਿ ਨ ਆਵਈ ਵਿਚਹੁ ਸਖਣੀਆਹਾ।।੨।। ਬਗਾ ਬਗੇ ਕਪੜੇ ਤੀਰਥ ਮੰਝਿ ਵਸੰਨ੍ਹਿ।। 
ਘੁਟਿ ਘੁਟਿ ਜੀਆ ਖਾਵਣੇ ਬਗੇ ਨ ਕਹੀਅਨ੍ਰਿ।।੩।। ਸਿਮੰਲ ਰੁਖੁ ਸਰੀਰੁ ਮੇ ਮੇਜਨ ਦੇਖਿ 
ਭੁਲੰਨ੍ਹ।। ਸੇ ਫਲ ਕੰਮਿ ਨ ਆਵ੍ਨੀ ਤੇ ਗੁਣ ਮੈ ਤਨਿ ਹੰਨਿ।।੪8।। ਅੰਧੁਲੇ 
ਭਾਰੁ ਉਠਾਇਆ 


'ਰਾਦ ਤਵਾਜਅ, ਖ਼ਾਤਿਰ, ਆਦਰ ਤੋਂ ਹੈ। 
ਪਠਾਂਤਰ “'ਆਥਿਓਸੁ' ਬੀ ਹੈ। 


5।। 58000 9800 5॥10। 0 ੬00੧ ੧3108।5॥0੫6011.60।। 


48 
ਡੁਗਰ ਵਾਟ ਬਹੁਤੁ।। ਅਖੀ ਲੋੜੀ ਨਾ ਲਹਾ ਹਉ ਚੜਿ ਲੰਘਾ ਕਿਤੁ।।੫।। ਚਾਕਰੀਆ 
ਚੰਰਿਆਈਆ ਅਵਰ ਸਿਆਣਪ _ਕਿਤੁ।। ਨਾਨਕ ਨਾਮੁ ਸਮਾਲਿ ਤੂੰ ਬਧਾ ਛੁਟਹਿ 
ਜਿਤੁ। ।੬।।੧।।੩।। 

ਤਬ ਦਰਸਨ ਕਾ ਸਦਕਾ ਬੁਧਿ ਹੋਇ ਆਈ। ਜਾਂ ਵੀਚਾਰੇ, ਤਾਂ 'ਸਭ ਮੇਰੇ 
ਗੁਨਾਹ ਸਹੀ ਹੋਏ ਹੈਨਿ'। ਤਬਿ ਆਇ, ਉਠਿ ਕਰਿ ਪੈਰੀ ਪਇਆ, ਪੇਰਿ ਚੁੰਮਿਓਸ। 
ਆਖਿਓਸੁ: 'ਜੀਉ ਮੇਰੇ ਗੁਨਾਹ ਫਦਲੂ ਕਰਿ।' ਤਬਿ ਬਾਬੇ ਆਖਿਆ: 'ਸੇਖ ਸਜਨਿ ! ਖੁਦਾਇ 
ਕੀ ਦਰਗਾਹ ਦੁਹੁ ਗਲੀ ਗੁਨਾਹ ਫਦਲੁ ਹੋਂਦੇ ਹਿਨਿ'। ਤਬਿ ਸੇਖਿ ਸਜਨ ਅਰਜ਼ੁ ਕੀਤੀ, 
ਆਖਿਓਸੁ: _'ਜੀ ਉਹੀ ਗਲ ਕਰੁ, ਜਿਨੀ ਗਲੀ ਗੁਨਾਹ _ਫਦਲੂ _ਹੋਨਿ`। _ਤਬ 
ਗੁਰੂ ਨਾਨਕੁ ਮਿਹਰਵਾਨੁ ਹੋਇਆ, ਆਖਿਓਸੁ: 'ਸਚੁ ਕਹੁ ਜੋ_ਤੈ ਖੂਨ ਕੀਤੇ ਹੈਨਿ ?” 
ਤਬਿ ਸੇਖੁ ਸਜਨ ਲਾਗਾ ਸਚੋ ਸਚੁ ਬੋਲਣ। ਕਹਿਓਸੁ: 'ਜੀ ਬਹੁਤੁ ਪਾਪ ਕੀਤੇ ਹੈਂ ਤਬਿ 
ਗੁਰੂ ਨਾਨਕ _ਆਥਿਆ: 'ਜੋ ਕਛੁ _ਉਨਕੀ ਬਸਤੁ ਰਹੀ ਹੈ ਸੋ ਘਿੰਨਿ ਆਉ'। 
ਤਬਿ ਸੇਖ _ਸਜਨਿ ਹੁਕਮੁ ਮੰਨਿਆ, ਬਸਤੁ `ਲੈ ਆਇਆ, ਖੁਦਾਇਕੇ" ਨਾਇ ਲੁਟਾਈ। 
ਗੁਰੂ ਗੁਰੂ ਲਾਗਾ ਜਪਣਿ।। ਨਾਉ ਧਰੀਕ ਸਿੱਖ ਹੋਆ। ਪਹਿਲੀ ਧਰਮਸਾਲ ਓਥੇ'_ ਬੱਧੀ 
ਬੋਲਹੁ ਵਾਹਿਗੁਰੂ। । 

੧੪. ਰੋਸ਼ਟ ਸ਼ੇਖ ਸਰਫ 

ਤਬਿ ਓਥਹੁ ਰਵੈ, ਪੈਂਡੇ ਪੈਂਡੇ ਵਿਚ ਪਾਣੀਪਥਿ ਆਇ ਨਿਕਲੈ।। ਤਬਿ ਪਾਣੀਪਥਿ ਕਾ 
ਪੀਰੁ ਸੇਖੁ ਸਰਫੁ ਥਾ। ਤਿਸਕਾ ਮੁਰੀਦੁ ਸੇਖੁ ਟਟੀਹਰੁ ਥਾ। ਓਹੁ ਪੀਰੁ ਕੈ ਤਾਈ ਅਸਤਾਵਾ 
ਪਾਣੀ 


ਹਾ ਬਾ: ਨੁ: ਵਿਚ 'ਜੋ ਤੈਨੇ ਖ਼ੂਨ ਕਿਤਨੇ ਕੀਤੈ ਹੈਨ ? 
ਵਲੈਤ ਪੁਜੇ ਨੁਸਖੇ ਦਾ ਪਾਠ ਹੈ:ਖੁਦਾਇਕੇ। 

੧ਇਹ ਪਦ ਹਾਫ਼ਜ਼ਾਬਾਦੀ ਨੁਸਖੇ ਦਾ ਹੈ। 

“ਪਹਿਲੀ. ਤੋਂ_ਬੌਂਧੀ' ਤਕ ਦਾ ਪਾਠ ਹਾ: ਬਾ: ਨੂ: ਦਾ ਹੈ। 


5।। 58000 9800 5॥10। 0 ੬00੧ ੧3108।5॥0੫6011.60।। 


49 
ਕਾ _ਭਰਣਿ ਆਇਆ ਸਾ। ਅਗੈ ਬਾਬਾ `ਤੇ ਮਰਦਾਨਾ ਦੋਨੋਂ ਬੈਠੇ ਥੇ, _ਏਨਿ 
ਆਇ ਸਲਾਮੁ ਪਾਇਆ। ਆਥਿਓਸੁ: 'ਸਲਾਮਾ ਲੇਕ, ਦਰਵੇਸ ! ਤਬਿ ਗੁਰੂ ਨਾਨਕ ਬੋਲਿਆ, 
ਆਖਿਓਸੁ: 'ਅਲੇਖ ਕਉ _ਸਲਾਮੁ ਹੋ, ਪੀਰ ਕੇ ਦਸਤ ਪੇਸ !' ਤਬਿ ਸੇਖੁ `ਟਟੀਹਰ 
ਹੈਰਾਨੁ ਹੋਇ ਗਇਆ। ਆਖਿਓਸੁ: 'ਅਜ ਤੋੜੀ ਸਲਾਮੁ ਕਿਸੇ ਨਾਹੀ ਫੇਰਿਆ। ਪਰੁ ਹੋਵੈ ਤਾਂ 
ਮੈਂ ਆਪਣੇ ਪੀਰ ਨੂੰ ਖਬਰਿ ਕਰੀ' ਤਬਿ ਆਇ ਅਰਜੁ ਕੀਤੋਸੁ, ਆਖਿਓਸੁ: 'ਪੀਰ ਸਲਾਮਤਿ ! 
ਏਕੁ ਦਰਵੇਸੁ ਕਾ ਆਵਾਜੁ ਸੁਣਿ ਕਰਿ ਹੈਰਾਨੁ ਥੀਆ ਹਾਂ'। ਤਾਂ ਪੀਰ ਆਖਿਆ: 'ਕਹੁ ਦੇਖ 
ਕਸਾ ਹੈ ?' ਤਬਿ ਸੇਖ ਟਟਹੀਰੁ ਆਖਿਆ: 'ਜੀਵੈ ਪੀਰ ਸਲਾਮਤਿ ! ਮੈਂ ਆਸਤਾਵਾ ਭਰਣਿ 
ਰਇਆ ਆਹਾ, ਓਹੁ ਬੈਠੇ ਆਹੇ ਆਗੇ, ਮੇਂ ਜਾਇ ਸਲਾਮੁ ਪਾਇਆ, ਆਖਿਆ-ਸਲਾਮਾ ਲੇਕ 
ਹੋ ਦਰਵੇਸ ਤਬਿ ਉਹੁ ਬੋਲਿਆ: ਆਖਿਓਸੁ-ਅਲੇਖ ਕਉ ਸਲਾਮੁ ਹੋ ਪੀਰ ਕੇ ਦਸਤ ਪੇਸ-'। 
ਤਬਿ ਪੀਰ ਕਹਿਆ, ਬਚਾ ! ਜਿਸੁ ਅਲੇਖ ਕਉ ਸਲਾਮੁ ਕੀਤਾ ਹੈ, ਤਿਸਕਾ ਦੀਦਾਰ ਦੇਖਾ 
ਹੈ ? ਦੇਖਾ, ਕਿਥੈ ਡਿਠੋਸੁ ਅਲੇਖੁ ਪੁਰਖੁ ? ਤਬਿ ਸੇਖ ਸਰਫੁ ਟਟਹੀਰੁ ਮੁਰੀਦ ਕਉ ਨਾਲੇ 
ਲੇਕਰਿ ਆਇਆ। ਗੁਰੂ ਨਾਨਕ ਪਾਸਿ ਆਇਆ, ਅਵਾਜੁ ਬੋਲਿਆ, ਆਖਿਓਸੁ: 'ਅਗਰ ਤੁਰਾ 
ਸ਼ੁਆਲ ਮੇ ਪੁਰਸੰਮ ਅਹਿਲਾ ਜਬਾਬੁ ਬੁਗੋ _ਦਰਵੇਸੰ: ਖਫਨੀ ਫਿਰਾਕਿ” ਸ਼ੁਮਾ ਚਿ_ਜ਼ੇਬਾਸ਼ਿ? 
ਤਬਿ ਬਾਬੇ ਜਬਾਬੁ ਦਿਤਾ:- 
ਪੀਰ ਮਤਿ ਮੁਰੀਦ ਹੋਇ ਰਹਨੰੰ।। _ਖਫਨੀ ਟੋਪੀ ਮਨਿ ਸਬਦੁ _ਗਹਨੰ।। _ਬਹਤਾ 
ਦਰੀਆਉ ਕਰਿ ਰਹੈ ਬਰੇਤੀ।। ਸਹਜਿ ਬੈਸਿ ਤਹਾ ਸੁਖ ਮਨਾਤੀ।। ਹਰਖ ਸੋਗੁ ਕੀਨਾ 
ਆਹਰੰ।। ਪਹਿਰੇ ਖਫਨੀ ਸਭਿ ਦੁਸਟ ਬਿਡਾਰੰ।। ਸੁੰਨ ਨਗਰ ਲੈ ਬਸਤੀ ਰਹਾਈ। । 
ਤਉ ਕਫਨੀ ਕੀ ਜੁਗਤਿ ਪਾਈ।। ਕੁਟੰਬੁ ਛੇਦਿ ਹੁਆ ਇਕੇਲਾ। । 


ਹਾ: ਬ: ਨੁਸਖੇ ਦਾ ਪਾਠ ਹੈ-ਫਿਰਕੈ ਸੁਮਾ ਚਿ ਮਜਬ ਅਸਤ'। 


5।। 58000 9800 5॥10। 0 ੬00੧ ੧3108।5॥0੫6011.60।। 


50 


ਨਾਨਕ ਪਹਿਰਿ ਕਫਨੀ ਭਇਆ ਸੁਹੇਲਾ'। ।੨।। 

ਤਬਿ ਫਿਰਿ ਸੇਖ ਸਰਫ ਪੁਛਿਆ, 'ਅਗਰ ਤੁਰਾ ਸੁਆਲ ਮੇ ਪੁਰਸੰ, ਅਹਿਲਾ 
ਜਬਾਬੁ ਬੁਰੀ ਦਰਵੇਸੰ, ਕੁਪੀਨ ਸ਼ੁਮਾ ਚਿ ਜ਼ੇਬਾਸ਼ਿ'। ਤਬਿ ਬਾਬੇ ਜਬਾਬੁ ਦਿੱਤਾ:- 
ਗੁਰੂ ਸਬਦਿ _ਦੀਖਿਆ ਮਹਿ” ਸਹਿਜ _ਗਹਨੰ।। ਪੰਚ ਇੰਦੀ ਦਿਲਿ ਅਟਲ ਰਹਨੀ। । 
ਦਿਸਟਿ ਬੰਧਿ ਭਰਮਤਾ ਰਹੀਅੰ।। ਦਸ ਹੀ ਦੁਆਰੇ ਤਾਲੇ ਚੜੀਅੰ।। ਅਠ ਸਠਿ ਹਾਟ ਤਾੜ 
ਕਰਨੰ।। ਲਾਇ ਲੰਗੋਟੀ ਜਰਾ ਨਾ ਮਰਨੰ।। ਪਹਰਿ ਲੰਗੋਟੀ ਰਹੈ ਇਕੇਲਾ।। ਉਲਟਿ ਲਬਿ 
ਕਾ ਪੀਵੇ ਉਵਾ ਜਲਾ।। ਬਿਲੰਦ ਮਤਿ ਗੁਰ ਹਿਰਿ ਛੋਟੀ।। ਇਹੁ ਜੁਗਤਿ ਨਾਨਕ ਪਹਿਰਿਬੋ 
ਲੰਗੋਟੀ'।।੩।। 

ਤਬ ਫਿਰਿ ਸੇਖ ਸਰਫ ਪੁਛਿਆ: 'ਅਗਰ ਤੁਰਾ ਸੁਆਲ ਮੇ ਪੁਰਸੰ, _ਅਹਿਲਾ, 
ਜਬਾਬੁ ਬੁਗੋ ਦਰਵੇਸੰ। ਪਾਉਪੋਸ਼ ਤਿਆਗਾੰ ਚਿ ਜੇਬਾਸ਼ਿ। ਤਬਿ ਗੁਰੂ ਨਾਨਕ ਜਵਾਬੁ ਦਿੱਤਾ:- 
ਸਰਬ ਗਿਆਨ ਅਹਿਨਿਸ ਡੀਤੰ।। ਪਾਵਕ ਪਨ” ਜਾਤਿ ਮਨਿ ਕੀਤੰ।। ਧਰਨਿ ਤਰਵਰ ਕੀ 
ਰਹਤ ਰਹਨੰ।। ਕਾਟਨੁ ਖੌਂਦਨੁ ਮਨ ਮਹਿ ਸਹਨੰ।। ਦਰੀਆਉ ਸੈਲੇ ਰੀਤ ਬਾਛੰ।। ਭਾਇ 
ਭਾਇ ਉਹੁ ਕਰੈ ਹਾਛੰ।। ਏਹੁ ਮਥਨੁ ਮਥਿ ਕੈ ਰਹੇ ਉਪ੍ਰਾਨੰਬ। ਸਉ ਸਹਜਿ ਪਉਪੋਸ਼ ਹੋਇ 
ਬ੍ਰਹਮੁ।। ਬਿਨੁ ਬ੍ਰਹਮ ਚੀਨੇ ਪਾਉਪੋਸ ਤਿਆਗੇ।। ਕਹੇ ਨਾਨਕ ਓਹੁ ਤਿੜਿ ਨਾ 


`'ੇਹ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਨਹੀਂ ਹਨ। 

ੇਪਠਾਂਤ੍ਰ 'ਮਨ' ਬੀ ਹੈ। 

੨ ਦਿਲ ਅਟਲ ਰਹਨੰ' ਦੀ ਥਾਂ ਪਾਠਾਂਤ੍ਰ 'ਲੈ ਅਲਿਪਤ ਰਹਨੰ' ਬੀ ਹੈ। 
ਦੈਂਤ 'ਸ਼ੁਮਾ` ਹੈ। 

'ਪਠਾਂਤ੍ਰ 'ਪੋਣ' ਬੀ ਹੈ। 

ਓਰਠਾਂਤ੍ਰ 'ਉਧਾਰਣ' ਬੀ ਹੈ। 
“ਤਜ ਪਾਤ ਪੋਸ਼ ਹੋਇ ਬ੍ਰਹਮ" ਪਾਠਾਂਤ੍ਰ ਹੈ। 


5।। 58000 9800 5॥10। 0 ੬00੧ ੧3108।5॥0੫6011.60।। 


ਲਾਗੇ '।।੪।। 

ਤਬਿ ਫਿਰਿ ਸੇਖ ਸਰਫ ਪੁਛਿਆ, 'ਅਗਰ ਤੁਰਾ ਸੁਆਲ ਮੇ ਪੁਰਸੰ, ਅਹਿਲਾ 
ਜਬਾਬੁ ਬੁਰੀ ਦਰਵੇਸੰ. ਸਫਾ ਦਿਲ ਦਰਵੇਸੰ ਅਮਲ ਦਾਰਾਏ' । 

ਤਬਿ ਬਾਬੈ ਜਬਾਬੁ ਦਿੱਤਾ, ਆਖਿਓਸੁ: ਮਰਦਾਨਿਆ ! ਰਬਾਬੁ ਵਜਾਇ' ਤਾ ਮਰਦਾਨੇ 
ਰਬਾਬ ਵਜਾਇਆ:- 

ਰਾਗ ਦੇਵਗੰਧਾਰੀ ਮ: ੧। । 

ਜੀਵਤਾ ਮਰੇ ਜਾਗਤ ਫੁਨਿ ਸੋਵੈ।। ਜਾਨਤ ਆਪੁ ਮੁਸਾਵੈ।। ਸਫਨ ਸਫਾ ਹੋਇ ਮਿਲੈ ਖਾਲਕ 
ਕਉ ਤਉ ਦਰਵੇਸੁ ਕਹਾਵੇ।।੧।। ਤੇਰਾ ਜਨੁ ਹੈ ਕੋ ਐਸਾ ਦਿਲਿ ਦਰਵੇਸੁ।। ਸਾਦੀ ਗਮੀ 
ਤਮਕ ਨਹੀ ਗੁਸਾ ਖੁਦੀ ਹਿਰਸੁ ਨਹੀ ਇਸੁ।। ਰਹਾਉ।। ਕੰਚਨੁ ਖਾਕੁ ਬਰਾਬਰਿ ਦੇਖੇ 
ਹਕੁ ਹਲਾਲ ਪਛਾਣੈ।। ਆਈ ਤਲਬ ਸਾਹਿਬ ਕੀ ਮਾਨੈ ਅਵਰ ਤਲਬ ਨਾਹੀ ਜਾਨੈ। ।੨। । 
ਗਗਨ ਮੰਡਲ ਮਹਿ ਆਸਣਿ ਬੈਠੇ ਅਨਹਦੁ ਨਾਦ ਵਜਾਵੈ।। ਕਹੁ ਨਾਨਕ ਸਾਧ ਕੀ ਮਹਮਾ 
ਬੇਦ ਕੁਰਾਨੁ ਨ ਪਾਵੈ" ।।੩।। 
ਤਬਿ ਸੇਖ ਸਰਫ ਆਖਿਆ, 'ਵਾਹੁ ਵਾਹੁ ਖੁਦਾਇ ਦਿਆ ਸਹੀ ਕਰਣਿ ਵਾਲਿਆਂ ਦਾ 
ਕਿਆ ਸਹੀ ਕੀਚੈ. ਉਨਕਾ ਦੀਦਾਰੁ ਹੀ ਬਹੁਤ ਹੈ।' ਤਬਿ ਆਇ ਦਸਤਪੋਸੀ ਕੀਤੀਓਸੁ, 
ਅਤੇ 'ਪੈਰ ਚੁਮਿਓਸੁ, ਡੇਰਾ ਕਉ ਹੋਆ। ਤਬਿ` ਬਾਬਾ ਤੇ ਮਰਦਾਨਾ ਰਵਦੇ ਰਹੇ। 


ਤਉ ਨਾਨਕ ਉਹੋ ਰਤਿਨ ਨ ਲਾਰੀ' ਪਾਠਾਂਤ੍ਰ ਹੈ। 

`ਪਠਾਂਤ੍ਰ ਹੈ ਅਮਲ ਚਰਾ ਐਸ'। ਜਾਪਦਾ ਹੈ ਕਿ ਪਹਿਲੇ ਨੁਸਖੇ ਵਿਚ ਐਉਂ ਹੋਵੇਗਾ। ਸਫਾ ਦਿਲ ਦਰਵੇਸ਼ ਰਾ ਅਮਲ 
ਚਿਹ ਅਸਤ'। 

੧ਇਹ ਸ਼ਬਦ ਬੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਨਹੀਂ ਹੈ। 

$.ਅਤੇ` ਹਾ: ਬਾ: ਨੁਸਖੇ ਦਾ ਪਾਠ ਹੈ। 

'ਤਬਿ' ਹਾ: ਬਾ: ਨੁਸਖੇ ਦਾ ਪਾਠ ਹੈ। 


5।। 58000 9800 5॥10। 0 ੬00੧ ੧3108।5॥0੫6011.60।। 


52 


੧੫ ਦਿੱਲੀ ਹਾਥੀ ਮੋਇਆ ਜਿਵਾਇਆ 
ਆਇ ਦਿੱਲੀ ਨਿਕਲੇ। ਤਬ ਦਿੱਲੀ ਕਾ ਪਾਤਸਾਹੁ ਸੁਲਤਾਨ ਬ੍ਰਹਮੁਬੇਗ' ਥਾ। ਉਹਾਂ 
ਜਾਇ ਰਾਤਿ ਰਹੈ ਮਹਾਵਤ ਵਿਚਿ, ਅਨਿ ਖਿਜਮਤਿ ਬਹੁਤ ਕੀਤੀ। ਤਬਿ ਇਕੁ ਹਾਥੀ ਪਾਸਿ 
ਮੂਆ ਪਇਆ ਥਾ, ਲੋਕੁ ਪਿਟਦੇ ਰੋਂਦੇ ਅਹੇ। ਤਬਿ ਬਾਬੇ ਪੁਛਿਆ: 'ਤੁਸੀਂ ਕਿਉਂ ਰੋਂਦੇ ਹੋ ? 
ਤਾਂ ਉਨ੍ਹਾਂ ਅਰਜੁ ਕੀਤੀ, 'ਜੀ ਅਸੀਂ ਹਾਥੀ ਦੇ ਪਿਛੇ ਰੋਂਦੇ ਹਾਂ'। ਤਬਿ ਬਾਬੇ ਆਖਿਆ: 
'ਹਾਥੀ ਕਿਸ ਦਾ ਥਾ ?' ਤਬਿ ਮਹਾਵਤਿ ਕਹਿਆ, 'ਹਾਥੀ ਪਾਤਿਸਾਹ ਦਾ ਥਾ, ਇਕੁ ਖ਼ੁਦਾਇ 
ਦਾ ਥਾ'। ਤਬਿ ਬਾਬੇ ਕਹਿਆ: 'ਤੁਸੀਂ ਕਿਉਂ ਰੋਂਦੇ ਹਉ ?' ਤਾ ਉਨਾ ਆਖਿਆ, 'ਜੀ 
ਅਸਾਡਾ ਰੁਜਗਾਰ ਥਾ”। ਤਾਂ ਬਾਬੇ ਆਖਿਆ : 'ਹੋਰੁ ਰੁਜਗਾਰ ਕਰਹੁ'। ਤਬਿ ਓਨਾ ਕਹਿਆ: 
'ਜੀ ! ਬਣੀ ਥੀ. ਟਬਰ ਸੁਖਾਲੇ ਪਏ ਖਾਂਦੇ ਸੇ'। ਤਬਿ ਬਾਬੇ ਮੇਹਰ ਕੀਤੀ, ਆਖਿਓਸੁ: 'ਜੋ 
ਏਹ ਹਾਥੀ ਜੀਵੈ ਤਾ ਰੋਵਹ ਨਾਹੀ ?' ਤਬਿ ਉਨਾ ਆਖਿਆ, 'ਜੀ ਮੁਏ ਕਿਥਹੁ ਜੀਵੈ ਹੈਨਿ 
?' ਤਬਿ ਬਾਬੇ ਆਖਿਆ, 'ਜਾਇ ਕਰ ਇਸਦੇ ਮੁਹਿ ਉਪਰਿ ਹਥੁ ਫੇਰਹੁ, ਵਾਹਿਗੁਰੂ ਆਖਹੁ'। 
ਤਬਿ ਓਨਿ ਆਰਿਆ ਮਾਨੀ, ਜਾਇ ਹੱਥੁ ਫੇਰਿਆ, ਤਾਂ ਹਾਥੀ ਉਠਿ ਖੜਾ ਹੋਯਾ। ਤਬਿ 
ਅਰਜ ਪਾਤਿਸਾਹੁ ਕਉ ਪਹੁੰਚਾਈ, ਆਖਿ ਸੁਣਾਈ। ਤਬਿ ਸੁਲਤਾਨ ਬ੍ਰਹਮ ਬੇਗੁ ਹਾਥੀ 
ਮੰਗਾਇਆ। _ਚੜਿ ਕਰਿ ਦੀਦਾਰ ਨੂੰ ਆਇਆ, ਆਇ ਬੈਠਾ। ਆਖਿਓਸੁ: 'ਏ ਦਰਵੇਸ ! 
ਏਹੁ ਹਾਥੀ ਤੁਸੀਂ ਜੀਵਾਇਆ ਹੈ ?' ਤਬਿ ਬਾਬੇ ਆਖਿਆ: 'ਮਾਰਨਿ ਜੀਵਾਲਣ ਵਾਲਾ 

ਖੁਦਾਇ ਹੈ, ਅਤੇ ਦੁਆਇ ਫਕੀਰਾਂ ਰਹਮੁ ਅਲਾਹ ਹੈ'। ਤਉ ਫਿਰਿ 


5।। 58000 9800 5॥10। 0 ੬00੧ ੧3108।5॥0760011.60।। 


53 

ਪਾਤਿਸਾਹੁ ਆਥਿਆ: 'ਮਾਰਿ ਦਿਖਾਲ'। ਤਾਂ ਬਾਬਾ ਬੋਲਿਆ: 

ਸਲੋਕ।। ਮਾਰੈ ਜੀਵਾਲੈ ਸੋਈ।। ਨਾਨਕ ਏਕਸੁ ਬਿਨ ਅਵਰੁ ਨਾ ਕੋਈ'।।੧।। 

ਤਬਿ ਹਾਥੀ ਮਰਿ ਗਇਆ। ਬਹੁੜਿ ਪਾਤਸਾਹਿ ਆਖਿਆ: 'ਜੀਵਾਲੁ' ਤਬ ਬਾਬੇ 
ਕਹਿਆ, 'ਹਜਰਤਿ ! ਲੋਹਾ ਅੱਗ ਵਿਚਿ ਤਪਿ ਲਾਲੁ ਹੋਂਦਾ ਹੈ, ਪਰ ਓਹੁ ਰਤੀ ਹਥ ਉਪਰਿ 
ਟਿਕੈ ਨਾਹੀ, ਅਤੇ ਅੰਗਿਆਰੁ ਕੋਈ ਰਤੀ ਰਹੈ” ਕਿਉਂ ? ਖੁਦਾਇ ਦੇ ਵਿਚਿ ਫਕੀਰ 
ਲਾਲੁ ਹੋਏ ਹੈਨਿ, ਅਤੇ ਖੁਦਾਇ ਕੀ ਸਟੀ ਓਹੁ ਉਠਾਇ ਲੈਇਨਿ, ਪਰੁ ਉਨਕੀ ਸਟੀ ਉਠਣੂੰ 
ਰਹੀ'। ਤਬਿ ਪਾਤਿਸਾਹੁ `ਸਮਝਿ ਕਰਿ, ਬਹੁਤ ਖੁਸੀ _ਹੋਆ। ਤਬਿ ਆਖਿਓਸੁ; 'ਜੀ, 
ਕਛੁ ਕਬੂਲ ਕਰੁ'। ਤਬਿ ਬਾਬਾ ਬੋਲਿਆ: 

ਸਲੋਕੁ।। ਨਾਨਕ ਭੁਖ ਖੁਦਾਇ ਕੀ ਬਿਆ ਬੇਪਰਵਾਹੀ। । 

ਅਸਾਂ ਤਲਬ ਦੀਦਾਰ ਕੀ ਬਿਆ ਤਲਬ ਨ _ਕਾਈ”"।। 

ਤਬਿ ਪਾਤਿਸਾਹੁ ਸਮਝਿ ਕਰਿ ਉਠਿ ਗਇਆ। ਬਾਬਾ ਰਵਦਾ ਰਹਿਆ। 


ਦਹ ਸਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਨਹੀਂ ਹੈ। 
“ਅਤੇ ਅੰਗਿਆਰ...ਤੋਂ..ਰਹੈਂ` ਤਕ ਪਾਠ ਹਾਫ਼ਜਾਬਾਦੀ ਨੁਸਖੇ ਵਿਚ ਨਹੀਂ ਹੈ। 
ਤਹ ਸਲੋਕ ਬੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਨਹੀਂ ਹੈ। 


5।। 58000 9800 5॥10। 0 ੬00੧ ੧3॥108।5॥0੫60118.60।। 


ਮੀ ਗਨ ਗਜ ਜੀ ਜੀ ਤੀ ਅਰ ਤਿਤੁ ਉਦਾਸੀ ਨਾਲਿ 
ਮਰਦਾਨਾ ਰਬਾਬੀ _ਥਾ। _ਤਦਹੁ ਕੁ ਪਉਣੁ _ਅਹਾਰੁ _ਕੀਆ। ਪਹਿਰਾਵਾ ਬਾਬੇ _ਕਾ:- 
ਏਕੁ ਬਸਤਰੁ ਅੰਬੋਆ ਏਕੁ ਬਸਤਰੁ ਚਿੱਟਾ। ਏਕੁ ਪੈਰਿ ਜੁਤੀ, ਏਕੁ ਪੈਰਿ ਖੰਉਸ', ਗਲਿ 
ਖਫਨੀ, ਸਿਰਿ ਟੋਪੀ ਕਲੰਦਰੀ, ਮਾਲਾ ਹਡਾਂ ਕੀ. ਮਥੈ ਤਿਲਕੁ ਕੇਸਰ ਕਾ। ਤਦਹੁ ਰਾਹ 
ਵਿਚਿ ਸੇਖੁ ਬਜੀਦੁ ਸਈਯਦੁ" ਮਿਲਿਆ। ਸੁਖਪਾਲ ਵਿਚਿ ਚੜਿਆ ਜਾਂਦਾ ਆਹਾ। ਤਿਸਕੇ 
ਲਕੜਿਆਂ ਨਾਲਿ ਛਿਆ ਕਹਾਰੁ ਥੇ। ਤਬਿ ਓਹੁ ਜਾਇ ਉਤਰਿਆ ਏਕ ਦਰਖਤ ਤਲੈ। ਤਾਂ 
ਓਹੁ ਲਾਗੇ ਚਿਕਣ” ਅਤੇ ਝਲਣਿ”। ਤਬਿ ਮਰਦਾਨੇ ਆਖਿਆ: 'ਜੀ ! ਖੁਦਾਇ ਏਕੁ ਹੈ, 
ਕਿਉਂ ?' ਤਬਿ ਬਾਬੇ ਆਖਿਆ: 'ਹੇ ਮਰਦਾਨਿਆ ! ਖੁਦਾਇ ਏਕੁ ਹੈ'। ਤਬ ਮਰਦਾਨੇ ਅਰਜ 
ਕੀਤੀ, ਆਖਿਓਸੁ: 'ਜੀ ਪਾਤਿਸਾਹ ! ਓਹੁ ਕਿਸ ਕੀ ਪੈਦਾਇਸ ਹੈ, ਅਤੇ ਓਹੁ `ਕਿਸਕੀ 
ਪੈਦਾਇਸ ਹੈ ਜੋ ਸੁਖਪਾਲਿ ਵਿਚਿ ਚੜਿਆ ਆਇਆ ਹੈ ? ਅਤੇ ਉਹੁ ਪੈਰਾਂ ਤੇ ਉਪੋਹਾਣੇ ਭੀ 
ਹੈਨਿ: ਅਤੇ ਪਿੰਡੇ ਨਾਂਗੇ, ਕਾਂਧੇ ਈਥੇ ਤੇ ਲੋਈ ਆਇ ਹੈਂਗੇ, ਅਤੇ ਉਹ ਬੈਠੇ ਚਿਕਦੇ ਹਿਨਿ'। 
ਤਬਿ ਬਾਬਾ ਬੋਲਿਆ:- 


“ਉਸ. ਕੋਸਖੜਾਵਾਂ। ਬਿਨਾਂ ਖੂਟੀ ਪਊਆ। ਹਾ: ਬਾ: ਨੁਸਖੇ ਵਿਚ ਪਾਠ ਹੈ: ਇਕ ਪੈਰ ਪੈਂਜਾਰ, ਇਕ ਪੈਰ ਜੁਤੀ। 
'ਈਯਦ'-ਪਾਠੁ ਹਾ: ਬਾ: ਨੁਸਖੇ ਵਿਚ ਨਹੀਂ ਹੈ। 
ਬਾਨ, ਘੁੱਟਣ। 


8... 
ਪਥਾ ਝਲਣੇ। 


5।। 58000 9800 5॥10। 0 ੬00੧ ੧3108।5॥0760011.60।। 


040 
ਸਲੋਕ। । ਪੂਰਬ ਜਨਮ ਕੇ ਤਪੀਏ ਪਾਲੇ ਸਹਿਆ ਡੰਗੂ। । ` 
ਤਬਿ ਕੇ ਥਕੇ ਨਾਨਕਾ ਅਬਿ ਮੰਡਾਵਨਿ ਅੰਗੁ'।।੧।। 
ਤਬਿ ਬਾਬੇ ਆਖਿਆ: 'ਮਰਦਾਨਿਆ ! ਤਪ ਤੇ ਰਾਜੁ ਹੈ, ਰਾਜ ਤੇ ਨਰਕੁ ਹੈ। ਅਤੇ ਜੋ 
ਕੋਈ ਆਇਆ ਹੈ ਮਾਤਾ ਦੇ ਪੇਂਟ ਤੇ, ਨਾਂਗਾ ਆਇਆ ਹੈ, ਅਤੇ ਸੁਖੁ ਦੁਖੁ ਪਿਛਲਾ 
ਲੇਖੁ ਚਲਿਆ ਜਾਇ'। ਤਬ ਮਰਦਾਨਾ ਪੈਰੀ ਪਇਆ। 
੧੭. ਬਨਾਰਸ ਵਿਚ ਚਤੁਰ ਦਾਸ 
ਓਥਹੁ ਚਲੇ. ਬਨਾਰਸਿ ਆਏ। ਤਬਿ ਆਏ ਚਾਉਕੇ ਵਿਚ ਬੈਠੇ। ਤਬਿ ਬਨਾਰਸ ਕਾ 
ਪੰਡਿਤ ਚਤੁਰਦਾਸ ਥਾ। ਸੋ ਇਸਨਾਨ ਕਉ ਆਇਆ ਥਾ, ਆਇ ਰਾਮ ਰਾਮ ਕੀਤੀਓਸੁ। 
ਭੇਖਿ ਦੇਖਿਕੈ ਬੈਠਿ ਗਇਆ, ਆਖਿਓਸੁ: 'ਏ ਭਗਤਿ ! ਤੇਰੈ ਸਾਲਗਿਰਾਮ ਨਾਹੀ ਤੁਲਸੀ ਕੀ 
ਮਾਲਾ ਨਾਹੀ, ਸਾਲਗਿਰਾਮ ਨਾਹੀ, ਸਿਮਰਣੀ ਨਾਹੀ, ਗੋਪੀ ਚੰਦਨ ਕਾ ਟਿਕਾ ਨਾਹੀ”, ਅਤੇ 
ਤੂੰ ਭਗਤਿ ਕਹਾਵਦਾ ਹੈਂ, ਸੋ ਤੁਮ ਕਿਆ ਭਗਤਿ ਪਾਈ ਹੈ ?' ਤਬ ਬਾਬੇ ਨੇ ਆਖਿਆ: 
'ਮਰਦਾਨਿਆ ! ਰਬਾਬੁ ਵਜਾਇ'। ਤਾਂ ਮਰਦਾਨੇ ਰਬਾਬੁ ਵਜਾਇਆ। ਰਾਗੁ ਬਸੰਤੁ ਕੀਤਾ। 
ਬਾਬੇ ਸਬਦੁ ਉਠਾਇਆ। ਮ:੧ 
ਮਹਲਾ ੧ ਬਸੰਤੁ ਹਿੰਡੋਲ ਘਰੁ ੨ 
ਸਾਲਗ੍ਰਾਮ _ਬਿਪ _ਪੂਜਿ _ਮਨਾਵਹੁ ਸੁਰ੍ਰਿਤ ਤੁਲਸੀ _ਮਾਲਾ।। ਰਾਮੁ ਨਾਮੁ ਜਪਿ ਬੇੜਾ 
ਬਾਂਧਹੁ ਦਇਆ ਕਰਹੁ ਦਇਆਲਾ। ।੧।। ਕਾਹੇ ਕਲਰਾ ਸਿੰਚਹੁ ਜਨਮੁ ਗਵਾਵਹੁ।। ਕਾਚੀ 
ਢਹਗਿ ਦਿਵਾਲ ਕਾਹੈ ਗਚੁ ਲਾਵਹੁ। ।੧।। ਰਹਾਉ। । 


ਇਹ ਸਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਨਹੀਂ ਹੈ। 
ਇਹ ਦੋਵੇਂ ਲਘੁ ਵਾਕ ਹਾ: ਬਾ: ਨੁਸਖੇ ਵਿਚ ਨਹੀਂ ਹਨ। 


5।। 58000 9800 5॥10। 0 ੬00੧ ੧3108।5॥0੫6011.60।। 


56 
ਤਬਿ ਫਿਰਿ ਪੰਡਿਤ ਕਹਿਆ: 'ਹੋ ਭਗਤੁ ! ਏਹ ਬਸਤੁ ਤਾ ਕਲਰ ਕੋ ਸੰਚਣ ਹੋਇਆ, 
ਪਰੁ ਉਹੁ ਬਸਤੁ ਕਉਣ ਹੈ ਜਿਸ ਨਾਲਿ ਧਰਤੀ ਸੰਚੀਐ ? ਅਤੇ ਪਰਮੇਸਰੁ ਮਿਲੈ' ? ਤਬਿ 
ਬਾਬੇ ਦੂਜੀ ਪਉੜੀ ਆਖੀ:- 
ਕਾਮ ਕ੍ਰੋਧ ਦੁਇ ਕਰਹੁ ਬਸੋਲੇ ਗੋਡਹੁ ਧਰਤੀ ਭਾਈ। ।ਜਿਉ 
ਗੋਡਹੁ ਤਿਉ ਤੁਮ ਸੁਖ ਪਾਵਹੁ ਕਿਰਤੁ ਨ ਮੇਟਿਆ ਜਾਈ। ।੨।। 
ਤਬਿ ਫਿਰਿ ਪੰਡਿਤ ਪੁਛਿਆ: 'ਏ ਭਗਤ ! ਧਰਤੀ ਤਾਂ ਖੋਦੀ ਪਰ ਸਿੰਚੇ ਬਿਨਾ ਕਿਉਂ 
ਕਰਿ ਹਰੀ ਹੋਵੈ ? ਅਤੇ ਮਾਲੀ ਕਿਤਿ ਬਿਧਿ ਆਪਣਾ ਕਰਿ ਜਾਣੈ ?' ਤਭਿ ਬਾਬੇ ਪਉੜੀ 
ਤੀਜੀ ਆਖੀ:- 
ਕਰ ਹਰਿਹਟ ਮਾਲ ਟਿੰਡ ਪਰੋਵਹੁ ਤਿਸੁ ਭੀਤਰਿ ਮਨੁ ਜੋਵਹੁ। । 
ਅੰਮ੍ਰਿਤੁ ਸਿੰਚਹੁ ਭਰਹੁ ਕਿਆਰੇ ਤਉ ਮਾਲੀ ਕੇ ਹੋਵਹੁ। ।੩। । 
ਤਬਿ ਚਤੁਰਦਾਸ ਪੰਡਤ ਕਹਿਆ: 'ਜੀ, ਤੁਮ ਪਰਮੇਸਰ ਕੇ ਪਰਮਹੰਸ ਹੋ, ਅਤੇ ਜੀ 
ਅਸਾਡੀ ਮਤਿ ਇੰਦੀਆਂ ਕੀ ਜਿਤੀ ਹੋਈ ਮਲੀਣੁ ਹੈ, ਬਗੁਲੇ ਕੀ ਨਿਆਈਂ' ਤਬਿ ਬਾਬੇ 
ਪਉੜੀ ਚਉਥੀ ਆਖੀ:- 
ਬਗੁਲੇ ਤੇ ਫੁਨਿ ਹੰਸੁਲਾ ਹੋਵੈ ਜੇ ਤੂ ਕਰਹਿ ਦਇਆਲਾ। 
ਪ੍ਰਵਨਤ ਨਾਨਕੁ ਦਾਸਨਿ ਦਾਸਾ ਦਇਆ ਕਰਹੁ ਦਇਆਲਾ। ।੪।੧।।੯।। 
ਤਬਿ ਫਿਰਿ ਪੰਡਤ ਬੋਲਿਆ, ਆਥਿਓਸੂ: 'ਜੀ ਤੁਮ ਪਰਮੇਸਰ ਕੇ ਭਗਤ ਹੋ, ਪਰ ਜੀ, 
ਇਸ ਨਗਰੀ ਕਉ ਭੀ ਪਵਿਤੁ ਕਰੁ, ਕੁਛ ਇਸਕਾ ਭੀ ਗੁਨ ਲੇਵਹੁ'। ਤਭਿ ਗੁਰੂ ਨਾਨਕ 
ਪੁਛਿਆ: 'ਤਿਸਕਾ ਗੁਨ ਕੈਸਾ ਹੈ?' ਤਬ ਪੰਡਿਤ ਕਹਿਆ: 'ਜੀ, ਇਸਕਾ ਗੁਨੁ ਵਿਦਿਆ ਹੈ, 
ਜਿਸੁ ਪੜ੍ਹੇ ਤੇ ਰਿਧਿ ਆਇ ਰਹੈ, ਅਤੇ ਜਹਾਂ ਬੈਠਹੁ ਤਹਾਂ ਸੰਸਾਰ ਮਾਨੈ, ਅਤੇ ਇਸ ਮਤੇ 
ਲਾਈ ਤੇ ਮਹੰਤ ਹੋਵਹੁ'। ਤਬਿ ਬਾਬਾ ਭੋਲਿਆ: ਸਬਦੁ ਬਸੰਤ ਵਿਚ:- 


5।। 58000 9800 5॥10। 0 ੬00੧ ੧3108।5॥0੫6011.60।। 


57 
ਬਸੰਤਿ ਹਿੰਡੋਲ ਮਹਲਾ ੧। । 

ਰਾਜਾ ਬਾਲਕੁ ਨਗਰੀ ਕਾਚੀ ਦੁਸਟਾ ਨਾਲਿ ਪਿਆਰੋ।। ਦੁਇ ਮਾਈ ਦੁਇ ਬਾਪਾ ਪੜੀਅਹਿ 
ਪੰਡਿਤ ਕਰਹੁ ਬੀਚਾਰੋ।।੧।। ਸੁਆਮੀ ਪੰਡਿਤਾ ਤੁਮ ਦੇਹੁ ਮਤੀ।। ਕਿਨ ਬਿਧਿ ਪਾਵਹੁ ਪ੍ਰਾਨ 
ਪਤੀ। ।੧।।ਰਹਾਉ।। ਭੀਤਰਿ ਅਗਨਿ _ਬਨਾਸਪਤਿ _ਮਉਲੀ ਸਾਗਰੁ _ਪੰਡੇ _ਪਾਇਆ। । 
ਚੰਦੁ ਸੂਰਜੂ ਦੁਇ ਘਰ ਹੀ ਭੀਤਰਿ ਐਸਾ ਗਿਆਨੁ ਨ _ਪਾਇਆ। ।੨।। ਰਾਮ ਰਵੰਤਾ 
ਜਾਣੀਐ ਇਕ ਮਾਈ ਭੋਗੁ ਕਰੇਇ।। ਤਾਕੇ ਲਖਣ ਜਾਣੀਅਹਿ ਖਿਮਾ ਧਨੁ ਸੰਗ੍ਰਹੇਇ। ।੩। । 
ਕਹਿਆ ਸੁਣਹਿ ਨ ਖਾਇਆ ਮਾਨਹਿ ਤਿਨ੍ਹਾਹੀ ਸੇਤੀ ਵਸਾ।। ਪ੍ਰਣਵਤਿ ਨਾਨਕੁ ਦਾਸਨਿ 
ਦਾਸਾ ਖਿਨੁ ਤੋਲਾ ਖਿਨੁ ਮਾਸਾ। ।੪। ।੩। ।੧੧।। 

ਤਬਿ ਫਿਰਿ ਚਤੁਰ ਦਾਸ ਪੰਡਤ ਬੇਨਤੀ ਕੀਤੀ, ਆਖਿਓਸੁ: 'ਜੀ, ਏਹੁ ਜੋ ਅਸੀਂ ਸੰਸਾਰ 
ਕੇ ਤਾਈਂ ਪੜਾਵਤੇ ਹੈਂ, ਅਸੀਂ ਪੜਤੇ ਹੈਂ, ਕੁਛ ਪ੍ਰਾਪਤਿ ਹੋਵੇਗਾ ਪਰਮੇਸ਼ਰ ਕਾ ਨਾਉ ?' ਤਬਿ 
ਗੁਰੂ ਨਾਨਕ ਪੁਛਿਆ: 'ਏ ਸੁਆਮੀ ! ਤੁਮ ਕਿਆ ਪੜਤੇ ਹੋ? ਅਰੁ ਕਵਨੁ ਵਸਤੁ ਸੰਸਾਰ 
ਜੋਗੁ ਪੜਾਇਦੇ ਹੋ ? ਅਰ ਕਿਆ ਵਿਦਿਆ ਪੜ੍ਹਾਵਦੇ ਹੋ' ਚਾਟੜਿਆ ਜੋਗੁ ?' ਤਬ ਪੰਡਿਤ 
ਕਹਿਆ: 'ਜੀ, ਵਚਨ ਪਾਰਬ੍ਰਹਮ ਕੇ ਸਿਉ, ਪਹਲੀ ਪਟੀ ਪੜਾਵਉ ਸੰਸਾਰ ਜੋਗੁ'। ਤਬਿ 
ਬਾਬਾ ਬੋਲਿਆ: 

ਰਾਮਕਲੀ ਮਹਲਾ ੧ ਦਖਣੀ ਓਅੰਕਾਰ। 

ਓਅੰਕਾਰਿ ਬ੍ਰਹਮਾ ਉਤਪਤਿ।। ਓਅੰਕਾਰ ਕੀਆ ਜਿਨਿ ਚਿਤਿ।। ਓਅੰਕਾਰਿ ਸੈਲ ਜੁਗ ਭਏ। । 
ਓਅੰਕਾਰਿ ਭੇਦ ਨਿਰਮਏ।। 'ਓਅੰਕਾਰਿ ਸਬਦਿ ਉਧਰੇ।। ਓਅੰਕਾਰਿ ਗੁਰਮੁਖਿ ਤਰੇ।। ਓਨਮ 
ਅਖਰ ਸੁਣਹੁ ਬੀਚਾਰੁ।। ਓਨਮ ਅਖਰੁ ਤ੍ਰਿਭਵਣ ਸਾਰੁ 


ਅਰ ਕਿਆ ਵਿਦਿਆ ਪੜਾਵਦੇ ਹੋ' ਹਾ: ਬਾ: ਨੁਸਖੇ ਵਿਚੋਂ ਹੈ। 


5।। 58000 9800 5॥10। 0 ੬00੧ ੧3108।5॥0੫6011.60।। 


58 

।1੧।। ਸੁਣ ਪਾਡੇ ਕਿਆ ਲਿਖਹੁ ਜੰਜਾਲਾ।। ਲਿਖੁ ਰਾਮ ਨਾਮ ਗੁਰਮੁਖਿ ਗੋਪਾਲਾ। ।੧। । 
ਰਹਾਉ। । 

ਤਬਿ ਪਉੜੀਆਂ ਚਉਰੰਜਹ ੫੪ ਓਅੰਕਾਰੁ ਹੋਇਆ।। ਤਬਿ ਪੰਡਿਤੁ ਆਇ ਪੈਰੀ 
ਪਇਆ, ਨਾਉ ਧਰੀਕ ਹੋਆ, ਗੁਰੂ ਗੁਰੂ ਲਗਾ ਜਪਣਿ। ਤਬ ਬਾਬਾ ਜੀ ਉਥਹੁ ਰਵਦੇ ਰਹੇ। 

੧੮. ਨਾਨਕ ਮਤੇ ਸਿੱਧਾਂ ਨਾਲ ਗੋਸ਼ਟ 

ਤਬ” ਨਾਨਕ ਮਤੇ ਆਇ ਨਿਕਲੇ। ਤਬ ਇਕਸੁ ਬੜ੍ਹ ਕੇ। ਤਲੇ ਜਾਇ ਬੈਠੇ”, ਉਹ 
ਬੜੁ ਸੁਕਾ ਖੜਾ ਥਾ ਕਈ ਬਰਸਾਂ ਕਾ ਓਥੇ ਧੂੰਈ ਪਾਈ, ਤਬ ਓਹੁ ਹਰਿਆ ਹੋਆ, ਸਿਧਾਂ 
ਡਿਠਾ, ਆਇ ਬੈਠੇ। ਤਬਿ ਸਿੱਧਾਂ ਪੁਛਿਆ 'ਹੇ ਬਾਲਕੇ ! ਤੂ ਕਿਸਕਾ ਸਿਖ ਹੈਂ ? ਦੀਖਿਆ 
ਤੈਂ ਕਿਸਤੇ ਲਈ ਹੈ ?' ਤਬਿ ਗੁਰੂ ਬਾਬੇ ਸਬਦੁ ਉਠਾਇਆ ਰਾਗੁ ਸੂਹੀ ਵਿਚਿ:- 

ਸੂਹੀ ਮਹਲਾ ੧ ਘਰੁ ੭।। 

ਕਉਣੁ ਤਰਾਜੀ ਕਵਣੁ ਤੁਲਾ ਤੇਰਾ ਕਵਣੁ ਸਰਾਫੁ ਬੁਲਾਵਾ।। ਕਉਣ ਗੁਰੂ ਕੈ ਪਹਿ ਦੀਖਿਆ 
ਲੇਵਾ ਕੈ ਪਹਿ ਮੁਲੁ ਕਰਾਵਾ।।੧।। ਮੇਰੋ ਲਾਲ ਜੀਉ ਤੇਰਾ ਅੰਤੁ ਨ ਜਾਣਾ।। ਤੂੰ ਜਲ 
ਥਲਿ ਮਹੀਅਲਿ ਭਰਿ ਪੁਰਿ ਲੀਣਾ ਤੂੰ ਆਪੇ ਸਰਬ ਸਮਾਣਾ।।੧।। ਰਹਾਉ।। ਮਨੁ ਤਾਰਾਜੀ 
ਚਿਤੁ ਤੁਲਾ ਤੇਰੀ ਸੇਵ ਸਰਾਫੁ ਕਮਾਵਾ।। ਘਟ ਹੀ ਭੀਤਰਿ ਸੋ ਸਹੁ ਤੋਲੀ ਇਨ੍ਹ ਬਿਧਿ 
ਚਿਤੁ ਰਹਾਵਾ।।੨।। ਆਪੇ ਕੰਡਾ ਤੋਲ ਤਰਾਜੀ ਆਪੇ ਤੋਲਣਹਾਰਾ।। ਆਪੇ ਦੇਖੇ ਆਪੇ ਬੂਝੇ 
ਆਪੇ ਹੈ ਵਣਜਾਰਾ।।੩।। _ਅੰਧੁਲਾ ਨੀਚ ਜਾਤਿ ਪਰਦੇਸੀ ਖਿਨੁ ਆਵੈ ਤਿਲੁ ਜਾਵੈ। 
ਤਾਕੀ ਸੰਗਤਿ ਨਾਨਕ ਰਹਦਾ ਕਿਉ ਕਰਿ ਮੂੜਾ ਪਾਵੈ।।੪।।੨।।੯।। 


"ਤਬਿ ਹਾ: ਬਾ: ਨੁਸਖੇ ਵਿਚੋਂ ਹੈ। 
ਦਹ ਵਾਕ ਹਾ: ਬਾ: ਨੁਸਖੇ ਦਾ ਹੈ। 


5।। 58000 9800 5॥10। 0 ੬00੧ ੧3108।5॥0੫6011.60।। 


59 
ਤਬਿ ਸਿਧਾਂ ਆਖਿਆ: 'ਬਾਲਕੇ ! ਤੂੰ ਜੋਗੀ ਹੋਇ ਦਰਸਨੁ ਭੇਖੁ ਲੇਉ'। ਤਬਿ 
ਬਾਬੇ ਸਬਦ ਉਠਾਇਆ ਰਾਗੁ ਸੂਹੀ ਲਾਲਤਾ' ਵਿਚ:- 
ਸੂਹੀ ਮਹਲਾ ੧ ਘਰੁ ੭।। 
ਜੋਗੁ ਨ ਖਿੰਥਾ ਜੋਗੁ ਨ ਡੰਡੇ ਜੋਗੁ ਨ ਭਸਮ ਚੜਾਈਐ।। ਜੋਗੁ ਨ ਮੁੰਦੀ ਮੂੰਡਿ ਮੁਡਾਇਐ 
ਜੋਗੁ ਨ ਸਿੰਭੀ ਵਾਈਐ।। ਅੰਜਨ ਮਾਹਿ ਨਿਰੰਜਨਿ ਰਹੀਐ ਜੋਗ ਜੁਗਤਿ ਇਵ ਪਾਈਐ। ।੧।। 
ਗਲੀ ਜੋਗੁ ਨ _ਹੋਈ।। ਏਕ ਦ੍ਰਿਸਟਿ ਕਰਿ _ਸਮਸਰਿ _ ਜਾਣੈ ਜੋਗੀ 
ਕਹੀਐ ਸੋਈ। ।੧।।ਰਹਾਉ।। ਜੋਗੁ ਨ ਬਾਹਰਿ ਮੜੀ ਮਸਾਣੀ ਜੋਗੁ ਨ ਤਾੜੀ ਲਾਈਐ। । 
ਜੋਗੁ ਨ ਦੇਸਿ ਦਿਸੰਤਰਿ ਭਵਿਐ ਜੋਗੁ ਨ ਤੀਰਥਿ ਨਾਈਐ।। ਅੰਜਨ ਮਾਹਿ ਨਿਰੰਜਨਿ 
ਰਹੀਐ ਜੋਗ ਜੁਗਤਿ ਇਵ ਪਾਈਐ।।੨।। ਸਤਿਗੁਰੁ ਭੇਟੈ ਤਾ ਸਹਸਾ ਤੂਟੈ ਧਾਵਤੁ ਵਰਜਿ 
ਰਹਾਈਐ।। ਨਿਝਰੁ ਝਰੈ ਸਹਜ ਧੁਨਿ ਲਾਗੈ ਘਰ ਹੀ ਪਰਚਾ ਪਾਈਐ।। ਅੰਜਨ ਮਾਹਿ 
ਨਿਰੰਜਨਿ ਰਹੀਐ ਜੋਗੁ ਜੁਗਤਿ ਇਵ ਪਾਈਐ। ।੩।। ਨਾਨਕ ਜੀਵਤਿਆ ਮਰਿ ਰਹੀਐ ਐਸਾ 
ਜੋਗੁ ਕਮਾਈਐ।। ਵਾਜੇ ਬਾਝਹੁ ਸਿੰਭੀ ਵਾਜੈ ਤਉ ਨਿਰਭਉ ਪਦੁ ਪਾਈਐ।। ਅੰਜਨ ਮਾਹਿ 
ਨਿਰੰਜਨਿ ਰਹੀਐ ਜੋਗ ਜੁਗਤਿ ਤਉ ਪਾਈਐ।।੪।।੧।।੮।। 
ਤਬਿ ਸਿਧਾਂ 'ਆਦੇਸੁ ਆਦੇਸੁ' ਕੀਤਾ, 'ਜੋ ਇਹੁ ਕੋਈ ਮਹਾਂ ਪੁਰਖ ਹੈ, ਜਿਸ ਕੇ 
ਬੈਠਣੇ ਸਾਥਿ ਬੜੁ ਹਰਿਆ ਹੋਆ ਭੰਡਰੇ ਕਾ'। ਤਬਿ ਗੁਰੂ ਬਾਬਾ ਓਥਹੁ ਰਵਿਦਾ ਰਹਿਆ। । 


`'ਲਾਲਤਾ' ਪਾਠ ਹਾਫ਼ਜ਼ਾਬਾਦੀ ਨੁਸਖੇ ਵਿਚ ਨਹੀਂ ਹੈ. ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਬੀ ਨਹੀਂ, ਤਾਂਤੇ ਇਹ ਅਸ਼ੁਧੀ 
ਹੈ ਲਿਖਾਰੀ ਦੀ। 


5।। 58000 9800 5॥10। 0 ੬00੧ ੧3108।5॥0੫6011.60।। 


60 
੧੯. ਵਣਜਾਰਿਆਂ ਦੇ ਟਾਂਡੇ 

ਇਕਤੁ ਟਾਂਡੈ' ਆਇ ਨਿਕਲੇ ਵਣਜਾਰਿਆ ਕੇ, ਤਬਿ ਨਾਇਕ ਕੇ ਬਾਰਿ ਆਇ ਬੈਠੇ। 
ਉਸ ਦੇ ਘਰਿ ਪੁਤ੍ਰ ਹੋਆ ਥਾ, ਅਤੇ ਲੋਕ ਬਹੁਤੁ ਮੁਬਾਰਖੀ ਦੇਵਣਿ ਆਵਨਿ, ਕੋਈ ਆਇ 
ਅਲਤਾ” ਪਾਵੈ; ਕੋਈ ਲਖ ਅਸੀਸਾਂ ਦੇਵੈ। ਤਬ ਮਰਦਾਨਾ ਬੈਠਾ ਤਮਾਸਾ ਦੇਖੇ। ਜਾ ਲਹੁੜਾ 
ਦਿਨੁ ਹੋਇਆ, ਤਾ ਓਹਿ ਉਠਿ ਗਇਆ ਘਰਿ, ਖਬਰ ਲੀਤੀਆ ਨਹੀ। ਤਬ ਮਰਦਾਨੇ ਨੂੰ 
ਭੁਖ ਲੱਗੀ ਖਰੀ ਬਹੂਤੁ', ਆਖਿਓਸੁ : 'ਜੀਵੈ ਪਾਤਸ਼ਾਹ ! ਇਸ ਤਾਂ ਅਸਾਡੀ ਖਬਰ ਕਿਛੁ ਨ 
ਲਈ, ਏਸ ਦੇ ਘਰਿ ਅਜੁ ਪੁਤ੍ਰ ਹੋਆ ਹੈ ਆਪਣੀ ਹੂਇ ਹਵਾਇ ਨਾਲਿ ਉਠਿ ਗਇਆ। 
ਪਰੁ ਜੀ ! ਜੇ ਮੇਨੂੰ ਹੁਕਮੁ ਹੋਵੈ ਤਾਂ ਇਸ ਦੇ ਘਰਿ ਜਾਵਾ। ਇਹ ਪੁਤ੍ਰ ਦੀ ਵਧਾਈ 
ਮੰਗਤਿਆਂ ਲੋਕਾਂ ਨੂੰ ਦੇਂਦਾ ਹੈ, ਕੁਛ ਮੇਂ ਭੀ ਲੈ ਆਵਾਂ।' ਤਬਿ ਬਾਬਾ ਹਸਿਆ, ਆਖਿਓਸੁ: 
'ਮਰਦਾਨਿਆਂ ! ਇਸ ਦੇ ਘਰ ਪੁਤ੍ਰ ਨਹੀਂ ਹੋਆ, ਇਸ ਦੇ ਘਰਿ ਏਕੁ ਕਰਜਾਈ ਆਇਆ 
ਹੈ। ਚੁਪਾਤਾ ਰਹੁ” ਰਾਤਿ ਰਹੇਗਾ; ਭਲਕੇ ਉਠਿ ਜਾਵੈਗਾ। ਪਰੁ ਤੇਰੇ ਮਨਿ ਆਈ ਹੈ, ਤਾਂ 
ਜਾਹਿ। ਪਰੁ ਅਸੀਸ ਦੇਹੀਈ ਨਾਹੀ, ਚੁਪਾਤਾ ਜਾਇ ਖੜਾ ਹੋਉ'।। ਤਾ ਮਰਦਾਨੇ ਆਖਿਆ: 
“ਭਲਾ ਹੋਵੇ ਜੀ, ਜਾਇ ਦੇਖਾਂ'। ਤਬਿ ਮਰਦਾਨਾ ਗਇਆ, ਜਾਇ ਖੜੋਤਾ ਚੁਪਾਤਾ, ਖਬਰ 
ਕਿਸੇ ਨਾ ਲੀਤੀ, ਉਠਿ ਆਇਆ, ਤਬਿ ਬਾਬੇ ਆਖਿਆ: 'ਮਰਦਾਨਿਆ ! ਰਬਾਬ ਵਜਾਇ'। 
ਤਾਂ ਮਰਦਾਨੇ ਰਬਾਬ ਵਜਾਇਆ, ਰਾਗੁ ਸ੍ਰੀ ਰਾਗੁ ਕੀਤਾ, ਗੁਰੂ ਬਾਬੇ ਸਬਦੁ ਉਠਾਇਆ 


'ਪਾਠਾਂਤਰ 'ਟਾਂਡੇ'` ਦੀ ਥਾਂ 'ਡੇਰੈ' ਹੈ। 


"ਖਰੀ ਬਹੁਤ' ਪਾਠ ਹਾ: ਬਾ: ਨੁ: ਵਿਚ ਨਹੀਂ ਹੈ। 
'ਚੁਪਾਤਾ ਰਹੁ' ਦੀ ਥਾਂ ਪਾਠਾਂਤ੍ਰ ਹੈ-ਚਾਰ ਪਹਰ'। 


5।। 58000 9800 5॥10। 0 ੬00੧ ੧3108।5॥0੫6011.60।। 


61 
ਸਿਰੀ ਰਾਗੁ ਪਹਰੇ ਮਹਲਾ ੧ ਘਰੁ ੧। । 

ਪਹਿਲੈ ਪਹਰੇ ਰੈਣਿ ਕੈ ਵਣਜਾਰਿਆ ਮਿਤ੍ਰਾ ਹੁਕਮਿ ਪਇਆ ਗਰਭਾਸਿ।। ਉਰਧ ਤਪੁ ਅੰਤਰਿ 
ਕਰੇ ਵਣਜਾਰਿਆ ਮਿਤ੍ਰਾ ਖਸਮ ਸੇਤੀ ਅਰਦਾਸਿ।। ਖਸਮ ਸੇਤੀ ਅਰਦਾਸਿ ਵਖਾਣੈ ਉਰਧ 
ਧਿਆਨਿ ਲਿਵ ਲਾਗਾ।। ਨਾਮਰਜਾਦੁ ਆਇਆ ਕਲਿ ਭੀਤਰਿ ਬਾਹੁੜਿ ਜਾਸੀ ਨਾਗਾ।। ਜੈਸੀ 
ਕਲਮ ਵੁੜੀ ਹੈ ਮਸਤਕਿ ਤੈਸੀ ਜੀਅੜੇ ਪਾਸਿ।। ਕਹੁ ਨਾਨਕ ਪ੍ਰਾਣੀ ਪਹਿਲੈ ਪਹਰੇ ਹੁਕਮਿ 
ਪਇਆ ਗਰਭਾਸਿ।।੧।। ਦੂਜੈ ਪਹਿਰੇ ਰੈਣਿ ਕੇ ਵਣਜਾਰਿਆ ਮਿਤ੍ਰਾ ਵਿਸਰਿ ਗਇਆ 
ਧਿਆਨੁ।। ਹਥੋ ਹਥਿ ਨਚਾਈਐ ਵਣਜਾਰਿਆ ਮਿਤ੍ਰਾ ਜਿਉ ਜਸੁਦਾ ਘਰਿ ਕਾਨ।। ਹਥੋ ਹਥਿ 
ਨਚਾਈਐ ਪ੍ਰਾਣੀ ਮਾਤ ਕਹੈ ਸੁਤੁ ਮੇਰਾ।। ਚੇਤਿ ਅਚੇਤ ਮੂੜ ਮਨ ਮੇਰੇ ਅੰਤਿ ਨਹੀ 
ਕਛੁ ਤੇਰਾ। ਜਿਨਿ ਰਚਿ ਰਚਿਆ ਤਿਸਹਿ ਨ ਜਾਣੈ ਮਨ ਭੀਤਰਿ ਧਰਿ `ਗਿਆਨੁ। । 
ਕਹੁ ਨਾਨਕ ਪ੍ਰਾਣੀ ਦੂਜੈ ਪਹਰੇ ਵਿਸਰਿ ਗਇਆ ਧਿਆਨੁ।।੨।। ਤੀਜੈ ਪਹਰੇ ਰੈਣਿ ਕੇ 
ਵਣਜਾਰਿਆ ਮਿਤ੍ਰਾ ਧਨ ਜੋਬਨ ਸਿਉ ਚਿਤੁ।। ਹਰਿ ਕਾ ਨਾਮੁ ਨ ਚੇਤਹੀ ਵਣਜਾਰਿਆ ਮਿਤ੍ਰਾ 
ਬਧਾ ਛੁਟਹਿ ਜਿਤੁ।। ਹਰਿ ਕਾ ਨਾਮੁ ਨ ਚੇਤੇ ਪ੍ਰਾਣੀ ਬਿਕੁਲ ਭਇਆ ਸੰਗਿ ਮਾਇਆ। । 
ਧਨ ਸਿਉ ਰਤਾ ਜੋਬਨਿ ਮਤਾ ਅਹਿਲਾ ਜਨਮੁ ਗਵਾਇਆ।। ਧਰਮ ਸੇਤੀ ਵਾਪਾਰੁ ਨ ਕੀਤੋ 
ਕਰਮੁ ਨ ਕੀਤੋ ਮਿਤੁ।। ਕਹੁ ਨਾਨਕ ਤੀਜੈ ਪਹਰੈ ਪ੍ਰਾਣੀ ਧਨ ਜੋਬਨ ਸਿਉ ਚਿਤੁ। ।੩। । 
ਚਉਥੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਲਾਵੀ ਆਇਆ ਖੇਤੁ।। ਜਾ ਜਮਿ ਪਕੜਿ 
ਚਲਾਇਆ ਵਣਜਾਰਿਆ ਮਿਤ੍ਰਾ ਕਿਸੈ ਨ ਮਿਲਿਆ ਭੇਤੁ।। ਭੇਤੁ ਚੇਤੁ ਹਰਿ ਕਿਸੈ ਨ ਮਿਲਿਓ 
ਜਾ ਜਮਿ ਪਕੜਿ _ਚਲਾਇਆ।। ਝੂਠਾ ਰੁਦਨ ਹੋਆ ਦੁਆਲੇ ਖਿਨ ਮਹਿ ਭਇਆ 
ਪਰਾਇਆ।। ਸਾਈ ਵਸਤੁ ਪਰਾਪਤਿ ਹੋਈ ਜਿਸੁ ਸਿਉ ਲਾਇਆ ਹੇਤੁ।। ਕਹੁ ਨਾਨਕ 


5।। 58000 9800 5॥10। 0 ੬00੧ ੧3108।5॥0੫6011.60।। 


62 

ਪ੍ਰਾਣੀ ਚਉਥੈ ਪਹਰੇ ਲਾਵੀ ਲੁਣਿਆ ਖੇਤੁ। ।੪।।੧।। 

ਜਬਿ ਭਲਕੁ ਹੋਆ, ਤਾਂ ਓਹੁ ਲੜਿਕਾ ਚਲਿਆ, ਤਾਂ ਰੋਂਦੇ ਪਿਟਦੇ ਨਿਕਲੇ। ਤਾ 
ਮਰਦਾਨੇ ਅਰਜ ਕੀਤੀ: ਆਖਿਓਸੁ: 'ਜੀ ਇਸਦੇ ਬਾਬਿ ਕਿਆ ਵਰਤੀ ? ਕਲਿ ਅਲਤਾ ਪਏਂਦੇ 
ਆਹੇ, ਹਸਦੇ ਥੇ. ਖੇਡਦੇ ਥੇ' ਤਬਿ ਬਾਬੇ ਸਲੋਕੁ ਦਿੱਤਾ:- 
ਸਲੋਕੁ।। ਜਿਤੁ ਮੁਹਿ ਮਿਲਨਿ ਮੁਬਾਰਖੀ ਲਖ ਲਖ ਮਿਲੈ ਆਸੀਸ।। ਤੇ ਮਹੁ ਫਿਰਿ 
ਪਿਟਾਈਅਨ ਮਨੁ ਤਨੁ ਸਹੇ ਕਸੀਸ।। ਇਕ ਮੁਏ ਇਕ ਦਬਿਆ ਇਕ ਦਿਤੇ ਨਦੀ ਵਹਾਇ। । 
ਗਇਆ ਮੁਬਾਰਖੀ ਨਾਨਕਾ ਭੀ ਸਚੇ ਨੂੰ ਸਾਲਾਹ। ।੧।। 
ਤਬਿ ਬਾਬਾ ਮਰਦਾਨਾ ਓਥਹੁ ਚਲੇ। 

੨0. ਪਾਲੀ ਨੂੰ ਪਾਤਸ਼ਾਹੀ 

ਤਬਿ ਰਾਹ ਵਿਚ ਇਕ ਚੰਣਿਆਂ ਦੀ ਵਾੜੀ ਆਈਓਸੁ ! ਤਬਿ ਪਾਲੀ ਉਸ” ਕਾ ਲਗਾ 
ਹੋਲਾਂ ਕਰਣਿ ! ਤਬਿ ਮਰਦਾਨੇ ਕੇ ਜੀਅ ਆਈ 'ਜੋ ਬਾਬਾ ਚਲੈ ਤਾ ਦੁਇਕ ਬੂਟੈ ਲੈਹਿ'। 
ਤਬਿ ਬਾਬਾ ਮੁਸਕਾਇਆ, ਜਾਇ ਬੈਠੇ ! ਤਬ ਉਸ ਪਾਲੀ ਹੋਲੇਂ ਅਗੇ ਆਣਿ ਰਖੈ। ਤਬ 
ਬਾਬੇ ਮਰਦਾਨੇ ਨੂੰ ਦੇਤੋ। ਤਾਂ ਉਸ ਲੜਕੇ ਦੇ ਜੀਅ ਆਈ, -ਜੁ ਕਿਛੁ ਘਰਿ ਤੇ ਲੈ ਆਵਾਂ, 
ਫ਼ਿਕੀਰਾਂ ਦੇ ਮੁਹਿ ਪਾਵਣ ਤਾਂਈ-। ਤਬਿ ਓਹੁ ਉਠਿ ਚਲਿਆ, ਤਾਂ ਬਾਬੇ ਪੁਛਿਆ ! ਤਾਂ 
ਆਥਿਓਸੁ: 'ਜੀ ਕੁਛੁ ਘਰੋਂ ਲੈ ਆਵਾਂ, ਤੇਰੇ ਮੁਹ ਪਾਵਣ ਤਾਈਂ ! ਤਾਂ ਗੁਰੂ ਨਾਨਕ ਸਲੋਕ 
ਦਿੱਤਾ:- 
ਸਲੋਕ।। ਸਥਰੁ ਤੇਰਾ ਲੇਫੁ ਨਿਹਾਲੀ ਭਾਉ ਤੇਰਾ ਪਕਵਾਨੁ। । 

"ਇਹ ਸਲੋਕ ਬੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਨਹੀਂ ਹੈ। 


(ਉਸ ਪਦ ਹਾ: ਬਾ: ਵਾਲੀ ਸਾਖੀ ਦਾ ਹੈ। 
ਤੋ ਬਾ: ਵਾਲੇ ਨੁਸਖੇ ਵਿਚ ਲਿਖਿਆ ਹੈ ਕਿ 'ਤਦ ਬਾਬਾ ਤੇ ਮਰਦਾਨਾ' ਦੋਵੇਂ ਉਥੇ ਬੈਠ ਗਏ'। 


5।। 58000 9800 5॥10। 0 ੬00੧ ੧3108।5॥0760011.60।। 


63 

ਨਾਨਕ ਸਿਫਤੀ ਤ੍ਰਿਪਤਿਆ ਬਹੁ ਰੇ ਸੁਲਤਾਨ। ।੧।।' 

ਤਬਿ ਪਾਤਿਸਾਹੀ ਮਿਲੀ ਚਣਿਆਂ ਦੀ ਮੁਠਿ ਦਾ ਸਦਕਾ। ਤਬਿ ਬਾਬਾ ਉਥਹੁੰ ਰਵਦਾ 
ਰਹਿਆ। 

੨੧. ਮੋਹਰਾਂ ਦੇ ਕੋਲੇ ਤੇ ਸੂਲੀ ਦੀ ਸੂਲ 

ਤਬ ਮਰਦਾਨੇ ਆਖਿਆ: 'ਜੀ _ਕਿਥਾਊ ਬੈਠੀਐ ਚਉਮਾਸਾ। ਤਬਿ _ਬਾਬੈ ਆਖਿਆ 
“ਭਲਾ ਹੋਵੇਗਾ, ਜੇ ਕੋਈ ਗਾਉਂ ਆਵੇ ਤਹਾਂ ਬੈਠਣਾ'` ਤਬਿ ਸਹਰ ਤੇ ਕੋਸ ਏਕ ਉਪਰਿ 
ਆਇ ਬੈਠੇ ਗਾਉ ਵਿਚਿ। ਤਬਿ ਉਸ ਗਾਉ ਵਿਚਿ ਏਕਸੁ ਖਤ੍ਰੀ ਦੀ ਲਗਾ ਆਹੀ। 
ਉਹੁ ਇਕ ਦਿਨਿ ਆਇ ਦਰਸਨਿ ਦੇਖਣ ਆਇਆ। ਦਰਸਨੁ ਦੇਖਣੇ ਨਾਲ ਨਿਤਾਪ੍ਰਤਿ 
ਆਵੈ ਸੇਵਾ ਕਰਨਿ। ਤਬਿ ਇਕ ਦਿਨੇ ਨੇਮੁ ਕੀਤੋਸੁ, ਜੋ ਦਰਸਨ ਬਿਨਾ ਲੈਨਾ ਕਿਛੁ ਨਾਹੀ 
ਜਲੇ ਪਾਲ 

ਤਬਿ ਏਕਨਿ ਪਾਸਲੇ ਹਟਵਾਣੀਏ ਪੁਛਿਆ: 'ਜੇ ਭਾਈ ਜੀ ਤੂੰ ਨਿਤਾਪ੍ਰਤਿ, ਕਿਉਂ ਜਾਂਦਾ 
ਹੈਂ ਗਾਉਂ ? ਆਰੀ ਕਿਤੈ ਸੰਜੋਗ ਪਾਇ ਜਾਂਦਾ ਸਹਿੰ। ਤਾਂ ਉਨਿ ਸਿਖ ਆਖਿਆ: ਭਾਈ 
ਜੀ ! ਇਕ ਸਾਧੂ ਆਇ ਰਹਿਆ ਹੈ, ਉਸ ਕੇ ਦਰਸਨਿ ਜਾਂਦਾ ਹਾਂ`। ਤਬਿ ਉਸ ਕਹਿਆ: 
“ਜੀ. ਉਸਕਾ ਦਰਸਨੁ ਮੈਨੂੰ ਭੀ ਕਰਾਇ'। ਤਬਿ ਉਸ ਸਿਖ ਕਿਹਾ: 'ਜੀ, ਤੁਸੀਂ ਬੀ ਕਰਹੁ”'। 
ਤਬਿ ਇਕ ਦਿਨ ਉਹ ਭੀ ਨਾਲ ਆਇਆ। ਆਂਵਦਿਆਂ ਆਂਵਦਿਆਂ ਇਕ ਲੰਉਡੀ ਸਾਥਿ 
ਅਟਕਿਆ। ਤਬਿ ਨਿਤਾਪ੍ਰਤਿ ਘਰਿ ਤੇ ਇਕਠੇ ਆਵਨ, ਤਾਂ 


ਇਹ ਸਲੋਕ ਬੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਨਹੀਂ ਹੈ। 

ਦਾ ਬਾ: ਨੁਸਖੇ ਵਿਚ ਪਾਠ ਹੈ “ਲਾਗ” ਪੌਥਰ ਦੇ ਛਾਪੇ ਵਿਚ “ਲਗਨ” । 
੩ 

'ਸਹਿ' ਪਾਠ ਹਾ: ਬਾ: ਨੂ: ਦਾ ਹੈ। 


੪ ਰ੍ 
'ਤਬ...ਤੋਂ..ਕਰਹੁ' ਤਕ ਹਾ: ਬਾ: ਨੁ: ਦਾ ਪਾਠ ਹੈ। 


5।। 58000 9800 5॥10। 0 ੬00੧ ੧3108।5॥0੫6011.60।। 


64 
ਉਹੁ ਜਾਵੈ ਲੋਲੀਖਾਨੇ' ਅਤੇ ਉਹੁ ਜੋ ਆਰੀ ਆਂਵਦਾ ਆਹਾ, ਸੋ ਆਵੈ ਗੁਰ ਪਰਮੇਸਰ 
ਕੀ ਸੇਵਾ ਕਰਣਿ। ਤਬਿ ਇਕ ਦਿਨ ਉਸ ਕਹਿਆ: 'ਭਾਈ ਜੀ ! ਮੈਂ ਜਾਂਦਾ ਹਾਂ ਵਿਕਰਮ 
ਕਰਣ. ਅਤੇ ਤੂ ਜਾਂਦਾ ਹੈ ਸਾਧੂ ਦੀ ਸੇਵਾ ਕਰਨਿ। ਅਜੁ ਤੇਰਾ ਅਤੇ ਮੇਰਾ ਕਰਾਰੁ ਹੈ, ਜੋ 
ਦੇਖਾਂ ਤੈਨੂੰ ਕਿਆ ਪਰਾਪਤਿ ਹੋਵੈ ਅਤੇ ਮੇਨੂੰ ਕਿਆ ਮਿਲੇਗਾ'। ਤਬ ਉਹਨਾਂ ਇਕ ਟਿਕਾਣਾ 
ਮੁਕਰਰ ਕੀਤਾ, ਤਾਂ ਆਖਿਓਨੁ”। 'ਜੇ ਤੂ ਆਗੇ ਆਵਹਿ ਤਾ ਈਹਾ ਬੈਠਣਾ ਅਤੇ ਜੇ` ਮੈਂ 
ਆਵਾ ਤਾਂ ਆਇ ਬੈਠਣਾ” ਆਜੁ ਇਕਠੇ ਹੋਇ ਕਰਿ ਚਲਣਾ'। ਜਬ ਉਹੁ ਜਾਵੈ ਤਾ ਲੰਉਂਡੀ 
ਡੇਰੇ ਨਾਹੀ। ਤਬਿ ਉਹੁ ਦਲਗੀਰੁ ਹੋਇ ਕਰਿ ਉਠਿ ਆਇਆ। ਆਇ ਕਰਿ ਟਿਕਾਣੇ ਉਪਰਿ 
ਆਇ ਬੈਠਾ। ਫਿਕਰਿ ਨਾਲਿ ਲਗਾ ਧਰਤੀ ਖੋਦਣਿ। ਜਾਂ ਦੇਖੋ, ਤਾਂ ਇਕੁ ਮੁਹਰ ਹੈ। ਤਬ 
ਛੁਰੀ ਕਢਿ ਕਰਿ ਲਗਾ ਖੋਦਨਿ। ਜੇ ਦੇਖੇ, ਤਾਂ ਕੋਲੇ ਹੈਨਿ ਮਟੁ ਭਰਿਆ ਹੋਇਆ। 

ਤਬ ਓਹੁ ਗੁਰੂ ਪਾਸੋ ਸਿਖੁ ਪੈਰੀ ਪੈਇ ਕਰਿ ਚਲਿਆ, ਤਾਂ ਦਰ ਤੇ ਬਾਹਰਿ ਕੰਡਾ 
ਚੁਭਿਓਸੁ। ਤਾਂ ਕਪੜੇ ਸਾਥਿ ਪੈਰੁ ਬੰਨਿ ਕਰਿ ਆਇਆ, ਇਕ ਜੁਤੀ ਚੜ੍ਹੀ, ਇਕੁ ਜੁਤੀ ਭੰਨੀ। 
ਤਬਿ ਉਸ ਪੁਛਿਆ: ਭਾਈ ਜੀ ! ਜੁਤੀ ਚੜਾਇ ਲੇਹਿ'। ਤਬਿ ਉਸ ਕਹਿਆ: 'ਭਾਈ ਜੀ ! 
ਮੇਰੇ ਪੈਰਿ ਕੰਡਾ ਚੁਭਿਆ ਹੈ'। ਤਬਿ ਉਸ ਕਹਿਆ, 'ਭਾਈ ਜੀ ! ਅਜ ਮੈਂ ਪਾਈ ਮੁਹਰ, 
ਅਤੇ ਤੈਨੂੰ ਚੁਭਿਆ ਕੰਡਾ, ਏਹ ਬਾਤ ਪੁਛੀ ਚਾਹੀਐ, ਜੋ ਤੂ ਜਾਵੇਂ ਗੁਰੂ ਕੀ ਸੇਵਾ ਕਰਨਿ, 
ਅਤੇ ਮੈਂ ਜਾਵਾਂ ਪਾਪ ਕਮਾਵਨਿ'। ਤਬਿ ਦੋਵੈ ਆਏ, ਆਇ ਕਰਿ ਬੇਨਤੀ 


ਹਾ: ਬਾ: ਨੁਸਖੇ ਵਿਚ ਪਾਠ 'ਲੰਉਡੀ ਕੇ'_ਹੈ। 

“ਤਬ_ਤੋਂ ਆਖਿਓਨੁ' ਤੱਕ ਦਾ ਪਾਠ ਹਾ: ਬਾ: ਨੁਸਖੇ ਵਿਚੋਂ ਹੈ। 
ਹਾ: ਬਾ: ਨੁਸਖੇ ਵਿਚ ਪਾਠ ਹੈ: 'ਏਥੇ ਹੀ ਬੈਠਾਂਗੇ'। 

"ਭਾਵ ਓਹੁ ਜੋ ਸਿਖ ਸੀ, ਭਲਾ ਪੁਰਖ। 


5।। 58000 9800 5॥10। 0 ੬00੧ ੧3108।5॥0੫6011.60।। 


65 
ਕੀਤੀ, ਹਕੀਕਤ ਆਖਿ ਸੁਣਾਈ। ਤਬਿ ਗੁਰੂ ਬੋਲਿਆ: 'ਚੁਪ ਕਰਿ ਰਹੁ. ਫੋਲੋ ਕਾਈ ਨਹੀਂ''। 
ਤਾਂ ਓਨਿ ਆਖਿਆ: 'ਜੀ ਬਹਰੀ” ਕੀਚੈ '। ਤਬਿ ਬਾਬਾ ਬੋਲਿਆ, ਆਖਿਓਸੁ: 'ਓਹੋ ਜੋ 
ਮਟੁ ਕੋਲਿਆਂ ਦਾ ਥਾ, ਸੋ ਸਭ ਮੁਹਰਾਂ ਥੀਆਂ। ਪਿਛਲੇ ਜਨਮ ਕਾ ਬੀਜਿਆ ਹੈ, ਇਕ 
ਮੁਹਰੁ ਸਾਧੂ ਕੇ _ਹਥਿ ਦਿਤੀ ਥੀ. _ਤਿਸਦਾ ਸਦਕਾ _ਮੁਹਰਾਂ ਹੋਈਆਂ _ਥੀਆ। 
ਪਰੁ ਜਿਉ ਜਿਉ ਵਿਕਰਮਾਂ ਨੂੰ ਦਉੜਿਆ ਤਿਉਂ ਤਿਉਂ ਮੁਹਰਾਂ ਦੇ ਕੋਇਲੇ ਹੋਇਗੇੈ। ਅਤੇ 
ਤੇਰੇ ਲੇਖ ਸੂਲੀ ਥੀ, ਜਿਉ ਜਿਉ ਸੇਵਾ ਨੂੰ ਆਇਆ, ਤਿਉ ਤਿਉ ਸੂਲੀ ਘਟਿ ਗਈ। ਸੂਲੀ 
ਦਾ ਕੰਡਾ ਹੋਇਆ ਸੇਵਾ ਦਾ ਸਦਕਾ'। ਤਬਿ ਉਇ ਉਠਿ ਪੈਰੀ ਪਏ; ਨਾਉ ਧਰੀਕ ਸਿੱਖ 
ਹੋਏ, ਗੁਰੂ ਗੁਰੂ ਲਾਗੇ ਜਾਪਣਿ। ਤਬਿ ਬਾਬਾ ਬੋਲਿਆ ਸਬਦੁ ਰਾਗੁ ਮਾਰੂ ਵਿਚ- 
ਮਾਰੂ ਮਹਲਾ ੧ ਘਰੁ ੧। । 

ਕਰਣੀ ਕਾਗਦ ਮਨੁ ਮਸਵਾਣੀ ਬੁਰਾ ਭਲਾ ਦੁਇ ਲੇਖ ਪਏ।। ਜਿਉ ਜਿਉ ਕਿਰਤ ਚਲਾਏ 
ਤਿਉ ਚਲੀਐ ਤਉ ਗੁਣ ਨਾਹੀ ਅੰਤ ਹਰੇ।।੧।। ਚਿਤੁ ਚੇਤਸਿ ਕੀ ਨਹੀ ਬਾਵਰਿਆ। । 
ਹਰਿ ਬਿਸਰਤ ਤੇਰੇ ਗੁਣੁ ਗਲਿਆ।।੧।। ਰਹਾਉ।। ਜਾਲੀ ਰੈਨਿ ਜਾਲੁ ਦਿਨੁ ਹੂਆ ਜੇਤੀ 
ਘੜੀ ਫਾਹੀ _ਤੇਤੀ।। ਰਸਿ ਰਸਿ ਚੋਗ _ਚੁਗਹਿ ਨਿਤ ਫਾਸਹਿ ਛੂਟਸਿ ਮੂੜੇ ਕਵਨ 
ਗੁਣੀ।।੨।। ਕਾਇਆ ਆਰਣੁ ਮਨੁ ਵਿਚਿ ਲੋਹਾ ਪੰਚ ਅਗਨਿ ਤਿਤੁ ਲਾਗਿ ਰਹੀ।। ਕੋਇਲੇ 
ਪਾਪ ਪੜੇ ਤਿਸੁ ਉਪਰਿ ਮਨੁ ਜਲਿਆ ਸੰਨ੍ਹੀ ਚਿੰਤ ਭਈ।।੩।। ਭਇਆ ਮਨੂਰ ਕੰਚਨੁ ਫਿਰਿ 
ਹੋਵੈ ਜੇ ਗੁਰੂ ਮਿਲੈ ਤਿਨੇਹਾ।। ਏਕੁ ਨਾਮੁ ਅੰਮ੍ਰਿਤ ਓਹੁ ਦੇਵੈ ਤਉ ਨਾਨਕ ਤ੍ਰਿਸਟਸਿ 
ਦੇਹਾ। ।੪।।੩।। 


ਫੋਲੋ ਕਾਈ ਨਹੀਂ ਪਾਠ ਹਾਫ਼ਜਾਬਾਦੀ ਨੁਸਖੇ ਦਾ ਹੈ। 
`੧-'ਜਾਹਰਾ'। 
੨.ਸਿੱਖ ਧਾਠ ਹਾ: ਬਾ: ਨੁਸਖੇ ਦਾ ਹੈ। 


5।। 58000 9800 5॥10। 0 ੬00੧ ੧3108।5॥0੫6011.60।। 


66 
੨੨. ਠੱਗਾਂ ਦਾ ਨਿਸਤਾਰਾ 

ਤਬ ਓਥਹੁ ਚਲੈ ! ਪੈਂਡੇ ਵਿਚ ਠਗ ਮਿਲਿ ਗਏ। ਦੇਖਿ ਕਰਿ ਆਖਿਓਨੇ: 'ਜਿਸਦੇ 
ਮੁਹਿ ਵਿਚਿ ਐਸੀ ਜੋਤਿ ਹੈ, ਸੋ ਖਾਲੀ ਨਹੀਂ। ਇਸ ਦੇ ਪੱਲੇ ਬਹੁਤੁ ਦੁਨੀਆ ਹੈ, ਪਰ ਗੁਝੀ 
ਹੈ'। ਤਬਿ ਬਾਬੇ ਦੇ ਚਉਫੇਰਿ ਆਇ ਖੜੇ ਹੋਏ। ਤਬਿ ਦਰਸਨੁ ਦੇਖਣੇ ਨਾਲਿ ਸਭ ਆਇ 
ਅਦਰਹੁ ਨਿਬਲੁ ਭਏ। ਤਬਿ ਗੁਰੁ ਪੁਛਿਆ: 'ਤੁਸੀ ਕਵਨ ਅਸਹੁ ?' ਤਬਿ ਉਇ ਕਹਿਨਿ : 
'ਅਸੀ ਠੱਗ ਹਾਂ, ਤੇਰੇ ਮਾਰਣ ਕਉ ਆਏ ਹਾਂ'। ਤਬਿ ਬਾਬੇ ਆਖਿਆ: 'ਭਲਾ ਹੋਵੈ, 
ਇਕੁ ਕੰਮੁ ਕਰਿਕੈ ਮਾਰਹੁ'। ਤਬਿ ਓਨਾ ਕਹਿਆ: 'ਕੰਮ ਕੇਹਾ ਹੈ ?' ਤਬਿ ਬਾਬੇ ਕਿਹਾ” 
ਓਹੁ ਜੋ ਧੂੰਆਂ ਨਦਰਿ ਆਂਵਦਾ ਹੈ, ਤਹਾਂ ਤੇ ਆਗ ਲੇ ਆਵਹੁ, ਮਾਰਿ ਦਾਗੁ ਦੇਹੁ”`। ਤਬਿ 
ਠੱਗਾਂ ਆਖਿਆ: 'ਕਹਾਂ ਆਗਿ ਕਹਾਂ _ਹਮਿ. ਮਾਰਿ ਦੂਰਿ ਕਰਹਿ।' ਤਬ ਇਕਨਾ ਆਖਿਆ: 
'ਅਸਾਂ ਬਹੁਤ ਜੀਅ ਮਾਰੇ ਹੈਨਿ, ਪਰੁ ਹਸਿ ਕਰਿ ਕਿਸੇ ਨਾਹੀ ਕਹਿਆ-ਜੋ ਮਾਰੁ-ਆਸਾਂ ਤੇ 
ਕਿਹਾ ਜਾਂਦਾ ਹੈ ?' ਤਬਿ ਦੁਇ ਠਗ ਦਉੜੇ ਆਗਿ ਨੂੰ। ਜਬ ਜਾਵਨਿ ਤਾਂ ਅਗੈ ਚਿਖਾ 
ਪਈ ਜਲਦੀ ਹੈ, ਅਤੇ ਰਾਮ ਗਣ ਤੇ ਜਮ ਗਣ ਖੜੇ ਝਗੜਦੇ ਹੈਂ। ਤਬਿ ਠਗਾਂ ਪੁਛਿਆ; 
'ਤੁਸੀ ਕਵਨ ਹਉ? ਕਿਉਂ ਝਗੜਦੇ ਹਉ ?' ਤਬਿ ਉਨ੍ਹਾਂ ਕਹਿਆ: 'ਅਸੀਂ ਜਮ ਗਣ ਹਾਂ, 
ਆਗਿਆ ਪਾਇ' ਪਰਮੇਸਰ ਕੀ ਨਾਲਿ ਇਸ ਜੀਅ ਕਉ ਕੁੰਭੀ ਨਰਕਿ ਲੈ ਚਾਲੇ 


''ਤਬਿ ਓਨਾ..ਤੋਂ..ਕਿਹਾ' ਤਕ ਦਾ ਪਾਠ ਹਾ: ਬਾ: ਨੁਸਖੇ ਵਿਚੋਂ` ਹੈ। 

`ਪਠਾਂਤ੍ਰ ਹੈ 'ਮਾਰ ਕਰ ਦਾਗ ਦੇਵਣਾ'। 

ਤੋ ਬਾ: ਨੂ: ਵਿਚ 'ਇਕ ਨੇ ਪਾਠ ਹੈ। 

ਦਹ: ਬਾ: ਨੂ: ਵਿਚ ਪਾਠ ਹੈ 'ਕਹਾਂ”। ਸ਼ੁਧ ਬੀ 'ਕਹਾਂ” ਹੈ। ਅਸਾਂ ਤੇ ਕਹਾ ਜਾਂਦਾ ਹੈ' ਦਾ ਮਤਲਬ ਹੈ ਕਿ ਸਾਥੋਂ ਨੱਸਕੇ 
ਇਹ ਕਿਥੇ ਜਾ ਸਕਦਾ ਹੈ। 

“'ਪਇ' ਪਦ ਹਾ: ਬਾ: ਨੁਸਖੇ ਵਿਚ ਨਹੀਂ ਹੈ ਤੇ ਚਾਹੀਦਾ ਬੀ ਨਹੀਂ। 


5।। 58000 9800 5॥10। 0 ੬00੧ ੧3108।5॥0760011.60।। 


67 
ਹੈੱ'। ਅਤੇ ਇਹ ਪਿਛਹੁੰ ਰਾਮ ਗਣ ਆਏ ਹਨਿ. ਅਸਾਂ ਤੇ ਖੋਸ ਲੈ ਚਲੇ ਹੈਂ। ਤੁਮ ਪੁਛੋ ਜੋ 
ਕਿਉਂ ਖੋਸ ਲੈ ਚਲੈ ਹੈਂ ?' ਤਬਿ ਠੱਗਾਂ ਪੁਛਿਆ: 'ਤੁਸੀਂ ਕਿਉਂ ਖੋਸਿ ਲੈ ਚਲੇ ਹਉ, ਇਨਾਂ 
ਪਾਸਹੁ ?' ਤਬਿ ਰਾਮ ਗਣਾ ਆਖਿਆ: ਇਹ ਮਹਾਂ ਪਾਪੀ ਥਾ, ਇਸਨੂੰ ਕੁੰਭੀ ਨਰਕ ਮੇਂ 
ਦੇਣਾ ਥਾਂ, ਪਰ” ਜਿਸੁ ਗੁਰੂ ਪਰਮੇਸਰ ਕਉ ਤੁਮ ਮਾਰਣ ਆਏ ਹੋ, ਤਿਸਕੀ ਦ੍ਰਿਸ਼ਟੀ ਇਸਕੀ 
ਚਿਖਾ ਕਾ ਧੂੰਆਂ ਪਇਆ ਹੈ। ਤਿਸਕਾ ਸਦਕਾ ਬੈਕੁੰਠ ਕਉ ਪ੍ਰਾਪਤ ਭਇਆ ਹੈ'। ਤਬਿ 
ਠਗ ਸੁਣਤੇ ਹੀ ਦਉੜੇ ਆਏ, ਆਖਿਉ ਨੇ: 'ਜਿਸ ਕੀ ਦ੍ਰਿਸ਼ਟਿ ਧੂੰਆਂ ਪਵਤੇ ਸਾਰ ਮੁਕਤਿ 
ਪਰਾਪਤਿ ਭਇਆ ਹੈ ਤਿਸਕੇ ਮਾਰਣ ਕਿਉ ਅਸੀਂ ਆਏ ਹੈਂ ! ਤਬਿ ਓਹ ਆਇ ਪੈਰੀ ਪਏ। 
ਅਗਲਿਆਂ ਪੁਛਿਆ, 'ਏਹ ਕਿਆ ਹੂਆ ਹੈ, ਜੋ ਆਇਕੈ ਪੈਰੀ ਪਏ ਤੁਸੀਂ ?' ਉਨ੍ਹਾਂ ਸਭ 
ਬਾਤ” ਆਖਿ ਸੁਣਾਈ। 'ਇਹ ਮਹਾਂ ਪੁਰਖ ਹੈ। ਤਬਿ ਉਹੁ ਭੀ ਆਇ ਪੈਰੀ ਪਏ। ਹਥਿ 
ਜੋੜਿ ਖੜੇ ਹੋਏ। ਲਗੇ ਬੇਨਤੀ ਕਰਣਿ, ਆਖਿਓਨੇ: 'ਜੀ ਅਸਾਂ ਕਉ ਨਾਉਧਰੀਕ ਕਰੁ, 
ਅਸਾਡੇ _ਪਾਪ _ਬਿਨਾਸ _ਕਰਿ, ਅਸਾਂ ਮਹਾਂ _ਘੋਰੁ _ਪਾਪ _ਕਮਾਏ ਹੈਂ! ਤਬਿ 
ਗੁਰੂ ਨਾਨਕੁ ਮਿਹਰਵਾਨੁ ਹੋਆ। _ਆਖਿਓਸੁ: 'ਤੁਸਾਡੇ ਪਾਪ ਤਬ ਹੀ ਬਿਨਾਸੁ ਹੋਵਨਿ, ਜਾ 
ਇਹੁ ਕਿਰਤਿ ਛੋਡਹੁ ਅਤੇ ਕਿਰਸਾਣੀ ਕਰਹੁ, ਅਤੇ ਜੋ _ਕੁਛੁ ਵਸਤੁ ਰਹਦੀ ਹੈ, ਸੋ_ਪਰਮਸੇਰ 
ਕੇ ਨਾਇ ਦੇਹੁ, ਅਤੀਤਾਂ ਭਗਤਾ ਦੇ ਮੁਹਿ ਪਾਵਹੁ'। ਤਬਿ ਓਨਾਂ ਆਰਿਆ ਮੰਨਿ ਲਈ, ਜੋ 
ਕਛੁ ਵਸਤੁ ਥੀ, ਸੋ ਆਣਿ ਆਗੈ ਰਾਖੀ, ਗੁਰੂ ਗੁਰੁ ਲਗੈ ਜਪਣਿ। ਜਨਮੁ ਸਵਾਂਰਿਆ। ਤਬਿ 
ਬਾਬਾ ਬੋਲਿਆ ਸਬਦੁ ਰਾਗੁ ਸ੍ਰੀ ਰਾਗੁ ਵਿਚ:- 


'ਪਠਾਤ 'ਆਹੇ' ਬੀ ਹੈ। 

ਇਹ ਮਹਾਂ ਪਾਪੀ ਤੋਂ ਪਰ` ਤਕ ਦਾ ਪਾਠ ਹਾ ਬਾ: ਨੁਸਖੇ ਵਿਚੋਂ ਹੈ। 
੨.ਝਹ ਕਿਆ_ਤੋਂ 'ਬਾਤ' ਤਕ ਦਾ ਪਾਠ ਹਾ:ਬਾ: ਨੁਸਖੇ ਦਾ ਹੈ। 
੧ਇਹ ਮਹਾਂ ਪੁਰਖ ਹੈ' ਪਾਠ ਹਾ: ਬਾ: ਨੁਸਖੇ ਦਾ ਹੈ। 


5।। 58000 9800 5॥10। 0 ੬00੧ ੧3108।5॥0੫6011.60।। 


68 

ਸਿਰੀ ਰਾਗੁ ਮਹਲਾ ੧। । 
ਲਬੁ ਕੁਤਾ ਕੂੜ ਚੂਹੜਾ ਠਗਿ ਖਾਧਾ ਮੁਰਦਾਰੁ।। ਪਰਨਿੰਦਾ ਪਰਮਲੁ ਮੁਖ ਸੁਧੀ ਅਰਨਿ ਕ੍ਰੋਧ 
ਚੰਡਾਲੂ।। ਰਸ ਕਸ ਆਪੁ ਸਲਾਹਣਾ ਏ ਕਰਮ ਮੇਰੇ ਕਰਤਾਰ।।੧।। ਬਾਬਾ ਬੋਲੀਐ ਪਤਿ 
ਹੋਇ।। ਉਤਮ ਸੇ ਦਰਿ ਉਤਮ ਕਹੀਅਹਿ ਨੀਚ ਕਰਮ ਬਹਿ ਰੋਇ।।੧।। ਰਹਾਉ। । 
ਰਸੁ ਸੁਇਨਾ ਰਸੁ ਰੁਪਾ ਕਾਮਣਿ ਰਸੁ ਪਰਮਲ ਕੀ ਵਾਸੁ।। ਰਸੁ ਘੋੜੇ ਰਸੁ ਸੇਜਾ ਮੰਦਰ 
ਰਸੁ ਮੀਠਾ ਰਸੁ ਮਾਸੁ।। ਏਤੇ ਰਸ ਸਰੀਰ ਕੇ ਕੈ ਘਟਿ ਨਾਮੁ ਨਿਵਾਸੁ।।੨।। ਜਿਤੁ ਬੋਲਿਐ 
ਪਤਿ ਪਾਈਐ ਸੋ ਬੋਲਿਆ ਪਰਵਾਣੁ।। ਫਿਕਾ ਬੋਲਿ ਵਿਗੁਚਣਾ ਸੁਣਿ ਮੂਰਖ ਮਨ ਅਜਾਣ। । 
ਜੋ ਤਿਸੁ ਭਾਵਹਿ ਸੇ ਭਲੇ ਹੋਰਿ ਕਿ ਕਹਣ ਵਖਾਣ।। ਤਿਨ ਮਤਿ ਤਿਨ ਪਤਿ ਤਿਨ 
ਧਨੁ _ ਪਲੈ ਜਿਨ _ ਹਿਰਦੈ ਰਹਿਆ _ਸਮਾਇ।। _ਤਿਨਕਾ ਕਿਆ ਸਾਲਾਹਣਾ 
ਅਵਰ ਸੁਆਲਿਉਕਾਇ।। ਨਾਨਕ ਨਦਰੀ ਬਾਹਰੇ ਰਾਚਹਿ ਦਾਨਿ ਨ ਨਾਇ। ।੪।।8।। 

ਸਲੋਕ ਮ: ੧।। 
ਗਿਆਨ ਵਿਹੂਣਾ ਗਾਵੈ ਗੀਤਿ।। ਭੁਖੇ ਮੁਲਾਂ ਘਰੇ ਮਸੀਤਿ।। ਮਖਟੂ ਹੋਇਕੇ ਕੰਨ ਪੜਾਏ। । 
ਫਕਰੁ ਕਰੇ ਹੋਰੁ ਜਾਤਿ ਗਵਾਏ।। ਗੁਰੁ ਪੀਰੁ ਸਦਾਏ ਮੰਗਣ ਜਾਇ।। ਤਾਕੇ ਮੂਲਿ ਨ 
ਲਗੀਐ ਪਾਇ।। ਘਾਲਿ ਖਾਇ ਕਿਛੁ ਹਥਹੁ ਦੇਇ।। ਨਾਨਕ ਰਾਹੁ ਪਛਾਣਹਿ ਸੇਇ'।।੧।। 


[ਵਾਰ ਸਾਰੰਗ 
ਤਾਂ ਗੁਰੂ ਦੀ ਖੁਸ਼ੀ ਹੋਇ ਓਥਹੁੰ ਰਵਦੇ ਰਹੈ।। ਬੋਲਹੁ ਵਾਹਿਗੁਰੂ। 


ਸਰੀ ਗੁਰੂ ਗ੍ਰੰਥ ਸਾਹਿਬ ਜੀ_ਵਾਲਾ ਸ਼ੁੱਧ ਪਾਠ ਅਸਾਂ ਉਤੇ ਦਿੱਤਾ ਹੈ, ਜਨਮਸਾਖੀ ਵਿਚ ਜੋ ਪਾਠ ਲੋਕਾਂ ਦੀ_ਜੁਬਾਨੀ 
ਵਿਗੜਦਾ ਮਨੋਕਤ ਹੋ ਗਿਆ ਹੈ ਉਹ ਇਹ ਹੈ:- 
ਸਲੋਕ।। ਬਲਦ ਮਸਾਇਕ ਹਾਲੀ ਸੇਖਿ।। ਧਰਤਿ ਕਤੇਬਾਂ ਓੜੀ ਲੇਖੁ। । 
ਚੋਟੀ ਕਾ ਪਰਸੇਉ ਅਡੀ ਜਾਇ। । ਤਾਕਾ ਖਟਿਆ ਸਭ ਕੋ _ਖਾਇ।। 
ਘਾਲਿ ਖਟਿ ਕਿਛੁ ਹਥਹੁ ਦੇਇ। । ਨਾਨਕ ਰਾਹ ਪਛਾਨੈ ਸੋਇ। ।੧।। 


5।। 58000 9800 5॥10। 0 ੬00੧ ੧3108।5॥0760011.60।। 


69 
੨੩. ਨੂਰ ਸ਼ਾਹ ਨਿਸਤਾਰਾ 
ਤਬ ਕਉਰੂ ਦੇਸ ਆਇ ਨਿਕਲੇ। ਤਬਿ ਏਕ ਦਿਨ ਮਰਦਾਨੇ ਨੂੰ ਭੁਖ ਲਗੀ, ਤਾਂ 
ਮਰਦਾਨੇ ਕਹਿਆ: 'ਜੀ ਪਾਤਸ਼ਾਹ ! ਹੁਕਮ ਹੋਵੈ ਤਾਂ ਸਹਰ ਵਿਚ ਜਾਈਂ'। ਤਬ ਬਾਬੇ 
ਕਹਿਆ: 'ਮਰਦਾਨਿਆ ! ਇਹ ਕਾਵਰੂ ਦੇਸ ਹੈ, ਤ੍ਰਿਅ ਰਾਜ ਹੈ, ਤੂੰ ਜਾਣਾ ਹੈ ਤਾਂ ਜਾਹ'। 
ਤਬ ਮਰਦਾਨਾ ' ਉਠ ਗਇਆ, ਜਾਇ ਕਰ ਏਕ ਤ੍ਰੀਮਤ ਦੇ ਦਰਿ ਖੜਾ ਹੋਆ, ਓਸ 
ਬੁਲਾਇ ਲੀਆ, ਪੁਛਿਓਸੁ। ਖਾਣੇ ਕਉ ਲੱਗਾ ਮੰਗਣ। ਤਬ ਉਸ ਤ੍ਰੀਮਤ ਅੰਦਰ ਬੁਲਾਇਆ। 
ਜਾਂ ਅੰਦਰ ਗਇਆ” ਤਬਿ ਧਾਗਾ ਬੰਨਿ ਕਰਿ ਮੇਂਢਾ ਕਰਿ ਬੈਠਿਲਾਇਆ। ਬੰਨਿ ਕਰਿ ਪਾਣੀ 
ਨੂੰ ਗਈ। ਤਬਿ ਬਾਬਾ ਅੰਤਰ ਧਿਆਨ ਕਰਕੇ ਵੇਖੈ ਤਾਂ ਮਰਦਾਨਾ ਮੇਢਾ ਹੋਇਆ ਹੈ” ਤਬਿ 
ਬਾਬਾ ਆਇਆ। ਤਬ ਬਾਬੇ ਵਲੋ” ਦੇਖਿ ਕਰਿ ਲਗਾ ਮੈਆਕਣਿ। ਤਬ ਓਹੁ ਘੜਾ ਲੇਕਰਿ 
ਆਈ, ਤਾਂ ਗੁਰੂ ਨਾਨਕ ਓਹੁ ਪੁਛੀ, ਆਖਿਆ: 'ਅਸਾਡਾ ਆਦਮੀ ਇਥੇ ਆਇਆ ਹੈ ?' 
ਤਬਿ ਉਸਿ ਕਹਿਆ: 'ਇਥੇ ਕੋਈ ਨਾਹੀ ਆਇਆ, ਦੇਖਿ ਲੈ' ਤਬਿ ਬਾਬਾ ਬੋਲਿਆ:- 
ਸਲੋਕੁ।। ਕਲਰੁ ਕੀਆ ਵਣਜਾਰੀਆ ਝੂੰਗੇੈ ਮੁਸਕੁ ਮੰਗੇਨ। । 
ਅਮਲਾ _ ਬਾਝੂ ਨਾਨਕਾ ਕਿਉ ਕਰਿ ਖਸਮਿ ਮਿਲੇਨਿ'।।੧।। 
ਤਬਿ ਉਸਕੇ ਸਿਰ ਉਪਰਿ ਘੜਾ ਰਹਿਆ, ਉਤਰੈ ਨਾਹੀ 


ਤਾਂ ਮਰਦਾਨੇ ਕਹਿਆ..ਤੋਂ..ਤਬ ਮਰਦਾਨਾ' ਤਕ ਦਾ ਪਾਠ ਹਾ ਬਾ: ਨੁ: ਦਾ ਹੈ। 

'ਮੰਗਣ..ਤੋਂ .ਗਇਆ' ਤਕ ਦਾ ਪਾਠ ਹਾ: ਬਾ: ਨੁਸਖੇ ਦਾ ਹੈ, ਵਲੈਤ ਵਾਲੇ ਨੁਸਖੇ ਵਿਚ 'ਲੰਗਨਿ' ਪਾਠ ਹੈ। 
ਕਹਿ ਬਾਬਾ..ਤੋਂ.ਹੋਇਆ ਹੈ' ਤਕ ਦਾ ਪਾਠ ਹਾ: ਬਾ: ਨੁਸਖੇ ਦਾ ਹੈ। 

₹ਤਬ ਬਾਬੇ ਵਲੋਂ ਪਾਠ ਹਾ: ਬਾ: ਨੁਸਖੇ ਦਾ ਹੈ। 

"ਇਹ ਸਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਨਹੀਂ ਹੈ। 


੧ 
੨ 
੩ 


5।। 58000 9800 5॥10। 0 ੬00੧ ੧3108।5॥0760011.60।। 


70 

ਕੂੜਿ ਕਾ ਸਦਕਾ ਲਈ ਫਿਰੇ, ਤਬਿ ਨੂਰਸਾਹਿ ਨੂੰ ਖਬਰ ਹੋਈ, ਜੋ ਏਕੁ ਐਸਾ ਮੰਤ੍ਰਵਾਨ 
ਆਇਆ ਹੈ', ਜੋ ਸਿਰ ਤੇ ਘੜਾ ਨਾਹੀਂ ਉਤਾਰਦਾ। ਤਬਿ ਨੂਰਸਾਹੁ ਹੁਕਮੁ ਕੀਤਾ: 'ਜੋ 
ਕੋਈ ਸਹਰਿ ਵਿਚ ਮੰਤ੍ਰਵਾਨ ਹੈ, ਸੋ ਰਹਿਣਾ ਨਾਹੀ'। ਤਦ ਜਹਾਂ ਕਹਾਂ ਤਾਈ ਕੋਈ ਮੰਤ੍ਰਵਾਨ 
ਥੀ, ਸੋ ਸਭ ਆਪੋ ਆਪਣੀ ਵਿਦਿਆ ਲੈ ਆਈਆਂ। ਕਾਈ ਦਰਖਤ ਉਪਰਿ ਚੜਿ ਆਈ। 
ਕਾਈ ਮਿਰਗਛਾਲਾ ਉਪਰਿ ਚੜਿ ਆਈ। ਕੋਈ ਚੰਦ ਉਪਰਿ ਚੜਿ ਆਈ। _ਕਾਈ ਕੰਧ 
ਉਪਰਿ ਚੜਿ ਆਈ। ਕੋਈ ਬਾਗੁ ਸਾਥਿ ਲੇ ਲਾਈ। ਕਾਈ ਢੋਲ ਲੇ ਵਜਾਂਵਦੀ ਆਈ। 
ਤਬਿ ਆਇ ਕਰਿ ਲਗੀਆਂ ਕਾਮਣ ਪਾਵਣ। ਧਾਗੇ ਬੰਨਿ ਬੰਨਿ ਕਰਿ। ਤਬਿ ਬਾਬੇ ਮਰਦਾਨੇ 
ਬੰਨੇ ਦੇਖਿਆ, ਤਾਂ ਮਰਦਾਨਾ ਲਗਾ ਮੇਆਕਣਿ: ਤਬਿ ਗੁਰੂ ਬਾਬਾ ਹਸਿਆ। ਆਖਿਓਸੁ 
'ਮਰਦਾਨਿਆ ! ਵਾਹਿਗੁਰੂ ਕਹਿ” ਕਰਿ ਮਥਾ_ਟੇਕੁ'। ਗਲੋਂ ਧਾਗਾ ਤੁਟ ਪਇਆ. ਰਬਾਬ 
ਲੇਕਰਿ ਆਇਆ। ਤਬਿ ਬਾਬੇ ਆਖਿਆ : 'ਮਰਦਾਨਿਆ ! ਰਬਾਬੁ ਵਜਾਇ'। ਤਬ ਬਾਬੇ 
ਰਬਾਬੁ ਵਜਾਇਆ'। ਰਾਗੁ ਵਡਹੰਸ ਮ: ੧ ਸਬਦ ਕੀਤਾ: 

ਗੁਣਵੰਤੀ ਸਹੁ _ਰਾਵਿਆ _ਨਿਰਗੁਣਿ ਕੂਕੇ _ਕਾਇ।। ਜੇ ਗੁਣਵੰਤੀ ਥੀ ਰਹੈ ਤਾ 
ਭੀ ਸਹੁ ਰਾਵਣਿ ਜਾਇ। ।੧।। ਮੇਰਾ ਕੰਤੁ ਰੀਸਾਲੂ ਕੀ ਧਨ ਅਸਰਾ ਰਾਵੇਜੀ। ।੧। ।ਰਹਾਉ। । 
ਕਰਣੀ ਕਾਮਣ ਜੇ ਥੀਐ ਜੇ ਮਨੁ ਧਾਗਾ ਹੋਇ। । ਮਾਣਕੁ ਮੁਲਿ ਨ ਪਾਈਐ ਲੀਜੈ ਚਿਤਿ 
ਪਰੋਇ।।੨।। ਰਾਹੁ ਦਸਾਈ ਨ ਜੁਲਾ ਆਖਾ ਅੰਮੜੀਆਸੁ।। ਤੇ ਸਹ ਨਾਲਿ ਅਕੂਅਣਾ 
ਕਿਉਂ ਥੀਵੈ ਘਰ ਵਾਸੁ 


ਏਕ ਐਸਾ ਮੰਤਰਵਾਨ ਆਇਆ ਹੈ' ਦੀ ਥਾਂ ਹਾ: ਬਾ: ਨੁ: ਵਿਚ ਪਾਠ ਹੈ-'ਇਕ ਇਸਤ੍ਰੀ ਆਈ ਹੈ ਜੋ ਓਸਦੇ ਸਿਰ 
ਉਤੋਂ ਘੜਾ ਨਾਹੀ ਉਤਰਦਾ' । 

'ਕਾਈ.ਤੋਂ ਬਾਗ ਸਾਥ ਲੈ ਆਈ' ਤਕ ਦਾ ਪਾਠ ਹਾ: ਬਾ: ਨੁਸਖੇ ਵਿਚ ਨਹੀਂ ਹੈ। 

੨-ਕਹਿ- ਪਾਠ ਹਾ' ਬਾ: ਨੁਸਖੇ ਦਾ ਹੈ। 


5।। 58000 9800 5॥10। 0 ੬00੧ ੧3108।5॥0੫6011.60।। 


7] 

।।੩।। ਨਾਨਕ _ਏਕੀ ਬਾਹਰਾ ਦੂਜਾ ਨਾਹੀ _ਕੋਇ।। ਤੇ ਸਹ ਲਗੀ ਜੇ ਰਹੈ 
ਭੀ ਸਹੁ ਰਾਵੈ ਸੋਇ। ।੪।।੨।। 

ਤਾ ਜਬਾਬੁ ਕਛੁ ਹੋਵੈ ਨਾਹੀ।। ਤਬਿ ਨੂਰਸਾਹਿ ਕਉ ਖਬਰਿ ਹੋਈ, ਜੋ ਮੰਤ੍ਰ ਜੰਤ੍ਰ 
ਕਛੁ ਨਾਹੀ ਚਲਤਾ। ਤਬਿ ਨੂਰ ਸਾਹ ਸਭਨਾ ਕੀ ਸਿਰਦਾਰਨੀ ਸੀ। ਖਾਸੀਆ ਚੇਲੀਆਂ ਸਾਥਿ 
ਅਡੰਬਰ ਕਾਗਦਾ ਕੇ ਉਪਰਿ ਚੜਿ ਕਰਿ ਆਈਆ। ਆਇ ਕਰ ਲਗੀ ਮੰਤ੍ਰ ਜੰਤਰ ਕਰਣਿ।। 
ਤਬਿ ਗੁਰੂ ਨਾਨਕ ਬੋਲਿਆ, ਸਬਦੁ ਰਾਗੁ ਸੂਹੀ ਵਿਚ ਮ: ੧।। 
ਮੰਦੁ ਕੁਚਜੀ ਅੰਮਾਵਣਿ ਡੋਸੜੇ ਹਉ ਕਿਉ ਸਹੁ ਰਾਵਣਿ ਜਾਉ ਜੀਉ।। ਇਕਦੂ ਇਕਿ 
ਚੜੰਦੀਆਂ ਕਉਣੁ ਜਾਣੈ ਮੇਰਾ ਨਾਉ ਜੀਉ।। ਜਿਨ੍ਹੀ ਸਖੀ ਸਹੁ _ਰਾਵਿਆ ਸੇ ਅੰਬੀ 
ਛਾਵੜੀਏਹਿ ਜੀਉ।। ਸੇ ਗੁਣ ਮੰਝ ਨ ਆਵਨੀ ਹਉ ਕੈ ਜੀ ਦੋਸ ਧਰੇਉ ਜੀਉ।। ਕਿਆ 
ਗੁਣ ਤੇਰੇ ਵਿਥਰਾ ਹਉਕਿਆ ਕਿਆਘਿਨਾ ਤੇਰਾ ਨਾਉ ਜੀਉ।। ਇਕਤੁ ਟੋਲਿ ਨ ਅੰਬੜਾ 
ਹਉਂ ਸਦ _ਕੁਰਬਾਣੈ ਤੇਰੈ _ਜਾਉ _ਜੀਉ।। _ਸੁਇਨਾ ਰੁਪਾ _ਰੰਗੁਲਾ _ਮੋਤੀ _ਤੇ 
ਮਾਣਿਕੁ ਜੀਉ।। ਸੋ ਵਸਤੂ ਸਹਿ ਦਿਤੀਆ ਮੈ ਤਿਨ੍ਹ ਸਿਉ ਲਾਇਆ ਚਿਤੁ ਜੀਉ।। ਮੰਦਰ 
ਮਿਟੀ ਸੰਦੜੇ ਪਥਰ ਕੀਤੇ ਰਾਸਿ ਜੀਉ।। ਹਉ ਏਨੀ ਟੋਲੀ ਭੁਲੀਅਸੁ ਤਿਸੁ ਕੰਤ ਨ ਬੈਠੀ 
ਪਾਸਿ ਜੀਉ।। ਅੰਬਰਿ ਕੂੰਜਾ ਕੁਰਲੀਆ ਬਗ ਬਹਿਠੇ ਆਇ ਜੀਉ।। ਸਾਧਨ ਚਲੀ ਸਾਹੁਰੈ 
ਕਿਆ ਮੁਹੁ ਦੇਸੀ ਆਗੈ ਜਾਇ ਜੀਉ।। ਸੁਤੀ ਸੁਤੀ ਝਾਲੁ ਥੀਆ ਪੁਲੀ ਵਾਟੜੀਆਸੁ ਜੀਉ। । 
ਤੇ ਸਹ ਨਾਲਹੁ ਮੁਤੀਅਸੁ ਦੁਖਾ ਕੂੰ ਧਰੀਆਸੁ ਜੀਉ।। ਤੁਧੁ ਗੁਣ ਮੇ ਸਭਿ ਅਵਗਣਾ ਇਕ 
ਨਾਨਕ ਕੀ ਅਰਦਾਸਿ __ਜੀਉ।। ਸਭਿ ਰਾਤੀ ਸੋਹਾਗਣੀ ਮੈ ਡੋਹਾਗਣਿ ਕਾਈ ਰਾਤ 
ਜੀਉ।।੧।। 

ਤਬ ਗੁਰੂ ਬਾਬਾ 'ਵਾਹ ਵਾਹ' ਕਰਿ ਉਠਿਆ। ਤਬਿ ਨੂਰਸਾਹ ਭੀ ਮੰਤ੍ਰ ਜੰਤਰ ਕਰਿ 
ਕਰਿ ਥਕੀ, ਕਿਛੁ ਹੋਵੈ ਨਾਹੀ, ਤਾਂ 


5।। 58000 9800 5॥10। 0 ੬00੧ ੧3108।5॥0੫6011.60।। 


72 

ਹੁਕਮੁ ਕੀਤੋਸੁ, 'ਸੋ ਗੁਨਹੁ ਪਾਇਆ'”। ਮੁਹ ਤਲੈ” ਕਰਿ ਰਹੀ। ਢੋਲਕੀਆਂ ਭੀ ਖੜੀਆਂ 
ਹੋਈਆਂ ਲਗੀਆਂ ਨਚਣਿ ਗਾਵਣਿ। ਤਬਿ ਬਾਬੇ ਆਖਿਆ: 'ਮਰਦਾਨਿਆਂ ! ਰਬਾਬੁ ਵਜਾਇ'। 
ਮਰਦਾਨੇ ਰਬਾਬੁ ਵਜਾਇਆ, ਰਾਗੁ ਸ੍ਰੀ ਰਾਗੁ” ਕੀਤਾ।। ਮ: ੧।। ਬਾਬੇ ਸਬਦੁ ਉਠਾਇਆ:- 
ਆਸਾ ਮਹਲਾ ੧।। 
ਤਾਲ ਮਦੀਰੇ ਘਟ ਕੇ ਘਾਟ।। ਦੋਲਕ ਦੁਨੀਆ ਵਾਜਹਿ ਵਾਜ।। ਨਾਰਦੁ ਨਾਚੈ ਕਲਿ ਕਾ 
ਭਾਉ।। ਜਤੀ ਸਤੀ ਕਹਿ ਰਾਖਹਿ ਪਾਉ।।੧।। ਨਾਨਕ ਨਾਮ ਵਿਟਹੁ ਕੁਰਬਾਣੁ।। ਅੰਧੀ 
ਦੁਨੀਆ ਸਾਹਿਬੁ ਜਾਣੁ।।੧।। ਰਹਾਉ।। ਗੁਰੂ ਪਾਸਹੁ ਫਿਰਿ ਚੇਲਾ ਖਾਇ।। ਤਾਮਿ ਪਰੀਤਿ 
ਵਸੈ ਘਰਿ ਆਇ।। ਜੇ ਸਉ ਵਰਿਆ ਜੀਵਣ ਖਾਣੁ।। ਖਸਮ ਪਛਾਣੈ ਸੋ 
ਦਿਨੁ ਪਰਵਾਣੁ।।੨।। ਦਰਸਨਿ ਦੇਖਿਐ ਦਇਆ ਨ ਹੋਇ।। ਲਏ ਦਿਤੇ ਵਿਣੁ ਰਹੈ ਨ 
ਕੋਇ।। ਰਾਜਾ ਨਿਆਉ ਕਰੇ ਹਥਿ ਹੋਇ।। ਕਹੈ ਖੁਦਾਇ ਨ ਮਾਣੈ ਕੋਇ।।੩।। ਮਾਣਸ 
ਮੂਰਤਿ ਨਾਨਕੁ ਨਾਮੁ।। ਕਰਣੀ ਕੁਤਾ ਦਰਿ ਫਰਮਾਨੁ।। ਗੁਰ ਪਰਸਾਦਿ ਜਾਣੈ ਮਿਹਮਾਨ। । 
ਤਾ ਕਿਛੁ ਦਰਗਹ ਪਾਵੈ ਮਾਨੁ। ।8। । 

ਤਬਿ ਗੁਰੂ ਬਾਬੇ ਸਲੋਕੁ ਦਿੱਤਾ: 
ਮ:੧।। ਗਲੀ ਅਸੀ ਚੰਗੀਆ ਆਚਾਰੀ ਬੁਰੀਆਹ। । ਮਨਹੁ ਕੁਸੁਧਾ ਕਾਲੀਆ ਬਾਹਰਿ 
ਚਿਟਵੀਆਹ।। _ਰੀਸਾ ਕਰਹਿ ਤਿਨਾੜੀਆ ਜੋ ਸੇਵਹਿ ਦਰੁ ਖੜੀਆਹ।। ਨਾਲਿ ਖਸਮੇ 
ਰਤੀਆ ਮਾਣਹਿ ਸੁਖਿ ਰਲੀਆਹ।। ਹੋਦੈ ਤਾਣਿ ਨਿਤਾਣੀਆ ਰਹਹਿ 


`ਪਠਾਂਤ 'ਧਇਆ'। 

`ਪਠਾਂਤ੍ਰ 'ਮੁਹੋ ਤਲੇ'। 

੧ਇਹ ਵੀ ਲਿਖਾਰੀ ਦੀ ਭੁੱਲ ਹੈ ਜੋ ਵਲੈਤੀ ਨੁਸਖੇ ਵਿਚ ਪਾਠ ਰਾਗੁ ਸ੍ਰੀ ਰਾਗੁ ਲਿਖਿਆ ਹੈ, ਪਰ ਹਾ: ਬਾ: ਨੁ: ਵਿਚ 
ਪਾਠ ਹੈ “ਰਾਗ ਆਸਾ` ਤੇ ਸ਼ੁਧ “ਰਾਗ ਆਸਾ ਹੀ ਹੈ। 


5।। 58000 9800 5॥10। 0 ੬00੧ ੧3108।5॥0੫6011.60।। 


੭3 

ਨਿਮਾਨਣੀਆਹ। । ਨਾਨਕ ਜਨਮੁ ਸਕਾਰਥਾ ਜੈ ਤਿਨਕੇ ਸੰਗਿ ਮਿਲਾਹ। ।੨। । 

ਜਬਿ ਗੁਰੂ ਬਾਬੇ ਏਹੁ ਸਲੋਕੁ ਬੋਲਿਆ, ਤਬਿ ਨੂਰਸਾਹੁ ਕਹਿਆ: ਜੋ ਮਾਇਆ ਨਾਲਿ 
ਮੋਹਉ'। ਤਾਂ ਅਨੇਕ ਪਰਕਾਰ _ਦੀ ਮਾਇਆ ਲੈ ਲੈ ਆਈਆਂ। ਮੋਤੀ, ਹੀਰੇ, 
ਜਵਾਹਰ, ਸੁਇਨਾ, ਰੁਪਾ, ਗੁਲੀ, ਕਪੂਰ, ਕਪੜੇ, ਜੋ _ਕੁਛ ਭਲੀ ਵਸਤੁ ਸੀ ਸੋ ਆਣਿ ਆਰੀ 
ਰਾਖੀ। ਤਬਿ ਬੇਨਤੀ ਲਗੀਆ _ਕਰਣਿ: 'ਜੀ_! ਕੁਛੁ ਤਮਾ' ਲੇਵਹੁ'। ਤਬਿ ਗੁਰੂ ਬਾਬੇ 
ਆਖਿਆ _: 'ਮਰਦਾਨਿਆ _! ਰਬਾਬੁ _ਵਜਾਇ'। ਤਾਂ ਮਰਦਾਨੇ _ਰਬਾਬੁ ਵਜਾਇਆ, 
ਰਾਗੁ ਤਿਲੰਗੁ ਕੀਤਾ, ਸਬਦੁ ਮ:੧। । 
ਤਿਲੰਗ ਮ: ੧।। ਇਆਨੜੀਏ ਮਾਨੜਾ ਕਾਇ ਕਰੇਇ।। ਆਪਨੜੈ ਘਰਿ ਹਰਿ ਰੰਗੋ ਕੀ ਨ 
ਮਾਣੇਹਿ।। ਸਹੁ ਨੇੜੈ ਧਨ ਕਮਲੀਏ ਬਾਹਰੁ ਕਿਆ ਢੂਢੇਹਿ।। ਭੈ ਕੀਆ ਦੇਹਿ ਸਲਾਈਆ 
ਨੈਣੀ ਭਾਵਕਾ ਕਰਿ ਸੀਗਾਰੋ। ਤਾ ਸੋਹਾਗਣਿ ਜਾਣੀਐ ਲਾਗੀ ਜਾ ਸਹੁ ਧਰੇ ਪਿਆਰੋ। ।੧।। 
ਇਆਣੀ ਬਾਲੀ ਕਿਆ ਕਰੇ ਜਾ ਧਨ ਕੰਤ ਨ ਭਾਵੈ।। ਕਰਣ ਪਲਾਹ ਕਰੇ ਬਹੁ ਤੇਰੇ ਸਾ 
ਧਨ ਮਹਲੁ ਨ ਪਾਵੈ।। ਵਿਣੁ ਕਰਮਾ ਕਿਛੁ ਪਾਈਐ ਨਾਹੀ ਜੇ ਬਹੁਤੇਰਾ ਧਾਵੈ।। ਲਬ ਲੋਭ 
ਅੰਹਕਾਰ ਕੀ ਮਾਤੀ ਮਾਇਆ ਮਾਹਿ ਸਮਾਣੀ।। ਇਨੀ ਬਾਤੀ ਸਹੁ ਪਾਈਐ ਨਾਹੀ ਭਈ 
ਕਾਮਣਿ ਇਆਣੀ।।੨।। ਜਾਇ ਪੁਛਹੁ ਸੋਹਾਗਣੀ ਵਾਹੈ ਕਿਨੀ ਬਾਤੀ ਸਹੁ ਪਾਈਐ।। ਜੋ 
ਰਿਛੁ ਕਰੇ ਸੋ ਭਲਾ ਕਰਿ ਮਾਨੀਐ _ਹਿਕਮਤਿ ਹੁਕਮੁ _ਚੁਕਾਈਐ।। ਜਾਕੇ _ਪ੍ਰੇਮਿ 
ਪਦਾਰਥੁ ਪਾਈਐਤਉ ਚਰਣੀ ਚਿਤੁ ਲਾਈਐ।। ਸਹੁ ਕਹੈ ਸੋ ਕੀਜੈ ਤਨੁ ਮਨੋ ਦੀਜੈ ਐਸਾ 
ਪਰਮਲੁ ਲਾਈਐ।। ਏਵ ਕਹਹਿ ਸੋਹਾਗਣੀ ਭੈਣੇ ਇਨੀ 


'ਪਾਠਾਂਤਰ 'ਤੁਮ' ਬੀ ਹੈ। 


5।। 58000 9800 5॥10। 0 ੬00੧ ੧3108।5॥0੫6011.60।। 


74 

ਬਾਤੀ _ਸਹੁ _ਪਾਈਐ।।੩।। ਆਪੁ ਗਵਾਈਐ ਤਾਂ ਸਹੁ ਪਾਈਐ ਅਉਰੁ _ਕੈਸੀ 
ਚਤੁਰਾਈ।। ਸਹੁ ਨਦਰਿ ਕਰਿ ਦੇਖੇ ਸੋ ਦਿਨ ਲੇਖੇ ਕਾਮਣਿ ਨਉ ਨਿਧਿ ਪਾਈ।। ਆਪਣੇ 
ਕੰਤ ਪਿਆਰੀ ਸਾ ਸੋਹਾਗਣਿ ਨਾਨਕਾ ਸਾ ਸਭਰਾਈ।। ਐਸੇ ਰੰਗਿ ਰਾਤੀ ਸਹਜ ਕੀ ਮਾਤੀ 
ਅਹਿਨਸਿ _ਭਾਇ _ ਸਮਾਣੀ।। _ ਸੁੰਦਰਿ _ਸਾਇ _ ਸਰੂਪ _ਬਿਚਖਣਿ ਕਹੀਐ _ ਸਾ 
ਸਿਆਣੀ। ।੪।।੨।।੪8।। 

ਤਬਿ ਗੁਰੁ ਕੀ ਪੈਰੀ ਆਇ ਪਈਆ। ਗਲ ਵਿਚਿ ਪਲਾ ਪਾਇ ਕਰਿ ਖੜੀਆ 
ਹੋਈਆ। _ਆਖਣਿ ਲਗੀਆਂ: _'ਅਸਾਡੀ ਗਤਿ ਕਿਉਂ ਕਰਿ ਹੋਵੈ ? ਅਤੇ ਇਸ 
ਕਿਆਹੁ _ਸਿਰਹੁ _ਘੜਾ ਕਿਉ _ਕਰਿ _ਉਤਰੈ _?' ਤਬਿ ਗੁਰੂ _ਬਾਬੇ _ਆਖਿਆ; 
'ਵਾਹਿਗੁਰੂ ਕਰਿਕੈ' ਇਸ ਦਿਅਮੁੰ ਸਿਰਹੁੰ ਘੜਾ ਉਤਾਰਹੁ। ਅਤੇ ਤੁਸਾਡੀ ਭੀ ਗਤਿ ਹੋਵੇਗੀ, 
ਤੁਸੀ ਗੁਰੂ ਗੁਰੂ ਜਪਹੁ'। ਤਬਿ ਓਹੁ ਆਇ ਪੈਰੀ ਪਈਆਂ: ਨਾਉ _ਧਰੀਕ _ਸਿਖਣੀਆਂ” 
ਹੋਈਆਂ। । ਬੋਲਹੁ ਵਾਹਿਗੁਰੂ। । 

੨੪. ਕਲਜੁਗ 

ਤਬਿ ਬਾਬਾ ਓਥਹੁ ਰਵਦਾ ਰਹਿਆ।। ਜਾਂਦਾ ਜਾਂਦਾ ਉਦਿਆਨ ਵਿਚਿ ਗਇਆ, ਜਾਇ 
ਬੈਠਾ। ਤਬਿ ਪਰਮੇਸਰਿ ਕੀ ਆਗਿਆ ਨਾਲਿ ਕਲਿਜੁਗ ਛਲਣਿ ਕਉ ਆਇਆ। ਆਇ 
ਰੂਪੁ ਧਰਿਓਸੁ, ਤਬਿ ਬਾਬਾ ਦੇਖੈ ਤਾਂ ਅੰਧੇਰੀ ਬਹੁਤ ਆਈ”, ਦਰਖਤ ਲਗੇ ਉਡਣਿ। ਤਬਿ 
ਮਰਦਾਨਾ ਬਹੁਤ ਭੈਮਾਨ ਹੋਆ, ਆਖਿਓਸੁ: 'ਜੀਉ ਪਾਤਿਸਾਹੁ ! ਆਣਿ ਉਜਾੜਿ ਵਿਚ ਪਾਇ 
ਮਾਰਿਓ, ਗੋਰ ਖਫਣਹੁ ਭੀ ਗਏ'। ਤਬਿ ਗੁਰੂ ਬਾਬੇ ਕਹਿਆ: 'ਮਰਦਾਨਿਆਂ ! 


'ਪਾਠਾਂਤ੍ਰ 'ਕਹਿ ਕੇ', ਹੈ। 
ਦਾ ਬਾ: ਨੁ: ਪਾਠ ਹੈ 'ਸਿਖਣੀਆ'। 
੨'ਤਬ ਬਾਬਾ ਤੋਂ.ਬਹੁਤ ਆਈ' ਤਕ ਹਾ: ਬਾ: ਨੁ: ਦਾ ਪਾਠ ਹੈ। ਵਲੈਤੀ ਨੁਸਖੇ ਵਿਚ ਪਾਠ ਐਉਂ ਹੈ; ਅੰਧੀ ਹੋਇ'। 


5।। 58000 9800 5॥10। 0 ੬00੧ ੧3108।5॥0੫6011.60।। 


75 
ਕਾਹਲਾ ਹੋਹੁ ਨਾਹੀ' ਤਬਿ ਮਰਦਾਨੇ ਆਖਿਆ: 'ਅਜ ਤੋੜੀ ਏਡਾ ਹੋਆ ਹਾਂ; ਇਹੁ ਬਲਾ ਤਾਂ 
ਨਾਹੀ ਡਿਠੀ, ਜੁ ਇਹੁ ਕਿ ਆਇਆ ਹੈ ਅਸਾਡੇ ਜੀਅੜੇ ਤਾਂਈ ?' ਤਬਿ ਅਗਨਿ ਕਾ 
ਰੂਪੁ ਦਿਖਾਲਿਆ। ਜੋ ਧੂੰਆਂ ਚਉਹਾਂ ਧਿਰਾਂ ਤੇ ਉਠਿਆ, ਚਾਰੇ ਕੁੰਡਾਂ ਅਗਨਿ ਹੋਈਆਂ। ਤਬਿ 
ਮਰਦਾਨਾ ਮੁਹੁ ਢਕਿਕੇ ਪੈ ਰਹਿਆ; ਆਖਿਓਸੁ: ਜੀਵਣਾ ਰਹਿਆ' ਤਬਿ ਫੇਰ ਪਾਣੀ ਕਾ 
ਰੂਪੁ ਹੋਆ। ਘਟਾਂ ਬੰਨਿ ਆਇਆ। ਲਗਾ ਬਰਸਣਿ ਪਾਣੀ। ਪਰੁ ਬਾਬੇ ਤੇ ਦੂਰਿ ਪਵੈ। ਤਬਿ 
ਗੁਰੂ ਕਹਿਆ: 'ਮਰਦਾਨਿਆ ! ਮੁਹੁ ਉਘਾੜੁ, ਉਠਿ ਬੇਠੁ. ਰਬਾਬੁ ਵਜਾਇ' ਤਬਿ ਮਰਦਾਨਾ 
ਉਠਿ ਬੈਠਾ। ਰਬਾਬੁ ਵਜਾਇਓਸੁ ਰਾਗੁ ਮਾਰੂ ਕੀਤਾ, ਬਾਬੈ ਸਬਦੁ ਉਠਇਆ:- 
ਮਾਰੂ ਮਹਲਾ ਪੰ ਘਰੁ ੨।। 

ਡਰਪੈ ਧਰਤਿ ਅਕਾਸੁ ਨਖ੍ਹਤ੍ਰਾ ਸਿਰ ਉਪਰਿ ਅਮਰੁ ਕਰਾਰਾ।। ਪਉਣੁ ਪਾਣੀ ਬੈਸੰਤਰੁ ਡਰਪੈ 
ਡਰਪੈ ਇੰਦ ਬਿਚਾਰਾ।।੧।। ਏਕਾ ਨਿਰਭਉ ਬਾਤ ਸੁਨੀ।। ਸੋ ਸੁਖੀਆ ਸੋ ਸਦਾ ਸੁਹੇਲਾ ਜੋ 
ਗੁਰੁ ਮਿਲਿ ਗਾਇ ਗੁਨੀ।।੧।। ਰਹਾਉ।। ਦੇਹ ਧਾਰ ਅਰੁ ਦੇਵਾ ਡਰਪਹਿ ਸਿਧ ਸਾਧਿਕ 
ਡਰਿ ਮੁਇਆ।। ਲਖ ਚਉਰਾਸੀਹ _ਮਰਿਮਰਿ ਜਨਮੇ ਫਿਰਿਫਿਰਿ ਜੋਨੀ ਜੋਇਆ। ।੨।। 
ਰਾਜਸੁ ਸਾਤਕੁ ਤਾਮਸੁ ਡਰਪਹਿ ਕੇਤੇ ਰੂਪ ਉਪਾਇਆ। । ਛਲ ਬਪੁਰੀ ਇਹ ਕਉਲਾ ਡਰਪੇ 
ਅਤਿ ਡਰਪੈ ਧਰਮ ਰਾਇਆ। ।੩।। ਸਗਲ ਸਮਗ੍ਰੀ ਡਰਹਿ ਬਿਆਪੀ ਬਿਨੁ ਡਰ ਕਰਣੈਹਾਰਾ। । 
ਕਹੁ ਨਾਨਕ ਭਗਤਨ ਕਾ ਸੰਗੀ ਭਗਤ ਸੋਹਹਿ ਦਰਬਾਰਾ। ।੪।।੧।। 

ਤਬਿ ਦੈਤ ਕਾ ਰੂਪੁ ਧਾਰਿ ਆਇਆ। ਚੋਟੀ ਆਸਮਾਨ 


`'ਫੇਰ ਪਦ ਹਾ: ਬਾ: ਨੁਸਖੇ ਦਾ ਹੈ। 
ਇਹ ਸਬਦ ਪੰਚਮ ਗੁਰੂ ਜੀ ਦਾ ਹੈ, ਲਿਖਾਰੀ ਦੀ ਭੁੱਲ ਹੈ ਜੋ ਅਸਲ ਪੋਥੀ ਵਿਚ 'ਮਹਲਾ ੧ ਲਿਖਿਆ ਹੈ। 


5।। 58000 9800 5॥10। 0 ੬00੧ ੧3108।5॥0760011.60।। 


76 
ਨਾਲਿ ਕੀਤੀਆਸੁ।। ਜਿਉ ਜਿਉ ਨੇੜੈ ਆਵੈ, ਤਿਉ ਤਿਉ ਘਟਦਾ ਜਾਵੈ। ਤਬਿ ਮਨੁਖ 
ਕਾ ਸਰੂਪ ਕਰਕੇ ਆਇਆ'। ਹਥਿ ਜੋੜ ਕਰ ਖੜਾ ਹੋਆ। ਤਬਿ ਬਾਬੇ ਪੁਛਿਆ: 'ਭਾਈ ਤੂੰ 
ਕੌਣ ਹੈਂ ?' ਤਬਿ ਉਨ ਆਖਿਆ: 'ਜੀ ! ਮੇਨੂੰ ਤੂੰ ਨਾਹੀ ਜਾਣਦਾ ? ਮੈਂ ਕਲਿਜੁਗ ਹਾਂ, ਅਰ 
ਤੇਰੇ ਮਿਲਨੇ ਨੂੰ ਆਇਆ ਹਾਂ, ਤੂੰ ਕਰਤੇ ਪੁਰਖ ਕਾ ਵਜੀਰ ਹੈਂ! ਤਬਿ ਬਾਬੇ ਨੂੰ ਨਿਮਸਕਾਰ 
ਕੀਤੀ' ਆਖਿਓਸੁ: 'ਜੀ ਕਿਛੁ ਮੈਤੇ ਲੇਹੁ, ਮੇਰੈ ਵਰਨਿ ਚਲੁ'। ਤਬਿ ਗੁਰੂ ਬਾਬੇ ਪੁਛਿਆ: 'ਤੈ 
ਪਾਸਿ ਕਿਆ ਹੈ ?' ਤਾਂ ਕਲਿਜੁਗ ਆਥਿਆ: ਮੇਰੇ ਪਾਸ ਸਭੁ ਕਿਛੁ ਹੈ, ਜੇ ਆਖਹੁ ਤਾਂ 
ਮੋਤੀਆਂ ਦੇ ਮੰਦਰ ਉਸਾਰਹ ਅਤੇ ਰਤਨਾਂ ਕਾ ਲਾਲਾਂ ਦਾ ਜੜਾਉ ਕਰਾਵਾਂ, ਅਗਰ ਚੰਦਨ 
ਕਾ ਲੇਪੁ ਦੇਵਾਂ'। ਤਬਿ ਗੁਰੂ ਬੋਲਿਆ, ਸਬਦ ਰਾਗੁ ਸ੍ਰੀ ਰਾਗੁ ਵਿਚ 
ਰਾਗੁ ਸਿਰੀ ਰਾਗੁ ਮਹਲਾ ਪਹਿਲਾ ਘਰੁ ੧।। 
ਮੋਤੀ ਤ ਮੰਦਰ ਉਸਰਹਿ ਰਤਨੀ ਤ ਹੋਹਿ ਜੜਾਉ। । ਕਸਤੂਰਿ ਕੁੰਗੂ ਅਗਰਿ ਚੰਦਨ ਲੀਪਿ 
ਆਵੈ ਚਾਉ।। ਮਤੁ ਦੇਖਿ ਭੂਲਾ ਵੀਸਰੈ ਤੇਰਾ ਚਿਤਿ ਨ ਆਵੈ ਨਾਉ।।੧।। ਹਰਿ 
ਬਿਨੁ ਜੀਉ ਜਲਿ ਬਲਿ ਜਾਉ।। ਮੈ ਆਪਣਾ ਗੁਰੁ ਪੂਛਿ ਦੇਖਿਆ ਅਵਰੁ ਨਾਹੀ ਥਾਉ। ।੧।। 
ਰਹਾਉ। । 
ਤਬਿ ਫਿਰਿ ਕਲਿਜੁਗ ਆਥਿਆ: 'ਜੋ ਜੀ ਜਵੇਹਰਾਂ ਦੀ ਧਰਤੀ ਕਰਾਂ, ਅਰੁ ਲਾਲਾਂ ਦਾ 
ਜੜਾਉ ਕਰਹਾਂ, ਇੰਦਰ ਦੀਆਂ ਮੋਹਣੀਆਂ ਲੈ ਆਵਾਂ।' ਤਬਿ ਗੁਰੂ ਜੀ ਪਉੜੀ ਦੂਜੀ ਆਖੀ- 
ਧਰਤੀ ਤ ਹੀਰੇ ਲਾਲ ਜੜਤੀ ਪਲਘਿ ਲਾਲ ਜੜਾਉ।। ਮੋਹਣੀ ਮੁਖਿ ਮਣੀ ਸੋਹੈ ਕਰੇ ਰੰਗਿ 
ਪਸਾਉ।। ਮਤੁ ਦੇਖਿ ਭੂਲਾ ਵੀਸਰੇ ਤੇਰਾ ਚਿਤਿ ਨ ਆਵੈ ਨਾਉ। ।੨।। 


“ਨੁਖ_ਤੋਂ_ ਆਇਆ' ਤਕ ਦਾ ਪਾਠ ਹਾ: ਬਾ: ਨੁ: ਦਾ ਹੈ। 
"ਬ ਬਾਬੇ...ਤੋਂ .ਨਿਮਸਕਾਰ ਕੀਤੀ' ਤਕ ਦਾ ਪਾਠ ਹਾਫ਼ਜਾਬਾਦੀ ਨੁਸਖੇ ਦਾ ਹੈ। 


5।। 58000 9800 5॥10। 0 ੬00੧ ੧3108।5॥0੫6011.60।। 


ਹੀ 

ਤਬਿ ਕਲਜੁਗਿ ਕਹਿਆ: 'ਜੋ ਜੀ ਏਹੁ ਬੀ ਨਾਹੀ ਲੈਂਦਾ ਤਾਂ ਸਿਧਿ ਲੈ ਜੋ ਰਿਧਿ 
ਆਵੈ, ਅਤੇ ਗੁਪਤ ਧਰਤੀ ਵਿਚਿ ਚਲੁ, ਅਰੁ ਹਜਾਰ ਕੋਹਾਂ ਜਾਇ ਪ੍ਰਗਟਿ ਹੋਇ'। 

ਤਬਿ ਗੁਰੂ ਪਉੜੀ ਤੀਜੀ ਆਖੀ-- 
ਸਿਧੁ ਹੋਵਾ ਸਿਧਿ ਲਾਈ ਰਿਧਿ ਆਖਾ ਆਉ।। ਗੁਪਤ ਪਰਗਟੁ ਹੋਇ ਬੈਸਾ ਲੋਕੁ ਰਾਖੇ 
ਭਾਉ।। ਮਤੁ ਦੇਖਿ ਭੂਲਾ ਵੀਸਰੇ ਤੇਰਾ ਚਿਤਿ ਨ ਆਵੈ ਨਾਉ। ।੩। । 

ਤਬਿ _ਕਲਿਜੁਗਿ ਆਖਿਆ, 'ਕੁਛ ਲੇਵਹੁ, ਸੁਲਤਾਨ ਹੋਵਹੁ: ਰਾਜੁ _ਕਰਹੁ' ਤਬਿ 
ਗੁਰੂ ਚਉਥੀ ਪਉੜੀ ਕਹੀ:- 

ਸੁਲਤਾਨ ਹੋਵਾ ਮੇਲਿ ਲਸਕਰ ਤਖਤਿ ਰਾਖਾ ਪਾਉ।। ਹੁਕਮੁ ਹਾਸਲੁ ਕਰੀ ਬੈਠਾ 
ਨਾਨਕਾ ਸਭ ਵਾਉ।। ਮਤੁ ਦੇਖਿ ਭੂਲਾ ਵੀਸਰੈ ਤੇਰਾ ਚਿਤਿ ਨ ਆਵੈ ਨਾਉ। ।੪।।੧।। 

ਤਬਿ ਕਲਜੁਗ ਪਰਦੱਖਣਾ ਕੀਤੀ, ਆਇ ਪੈਰੀ ਪਇਆ। ਆਥਿਓਸੁ: 'ਜੀ ਮੇਰੀ ਗਤਿ 
ਕਿਉਂ ਕਰਿ ਹੋਵੈ?” ਤਬਿ ਗੁਰੂ ਨਾਨਕ ਆਖਿਆ 'ਮੇਰਾ ਸਿੱਖੁ ਕੋਟ ਮਧੈ ਕੋਈ ਹੋਵੈਗਾ; 
ਤਿਸਦਾ ਸਦਕਾ ਤੇਰੀ ਗਤਿ ਹੋਵੈਗੀ।' ਤਬਿ ਕਲਿਜੁਗ ਪੈਰੀ ਪਇਆ।। ਬਾਬੈ ਵਿਦਾ ਕੀਤਾ। । 
ਬੋਲਹੁ ਵਾਹਿਗੁਰੂ। 

੨੫. ਕੀੜ ਨਗਰ 

ਗੁਰੂ ਅਤੇ ਮਰਦਾਨਾ ਰਵਦੇ ਰਹੈ, ਆਇ ਕੀੜ ਨਗਰ ਪ੍ਰਗਟੇ। ਜਾ ਦੇਖੇ ਤਾਂ 
ਰੁਖੁ ਬਿਰਖ ਸਭੁ ਸਿਆਹੁ ਨਦਰਿ ਆਵੈ, ਧਰਤੀ ਸਾਰੀ। ਤਬਿ ਮਰਦਾਨਾ ਬਹੁਤ ਭੇਮਾਨੁ ਹੋਆ, 
ਇਸੁ ਕਾਲੇ ਤੇ ਚਾਲੂ'। ਤਬਿ ਗੁਰੂ ਬਾਬੇ ਆਖਿਆ: 'ਮਰਦਾਨਿਆ ! ਇਨ ਕੀ ਪਾਤਿਸਾਹੀ ਹੈ, 
ਭਾਵੈ ਕੋਈ ਸਉ ਜੰਗਲ ਵਿਚਿ ਜਾਉ, ਜੇ ਕੋਈ ਜਾਨਵਰ ਦਾ ਬੱਚਾ ਪੇਦਾ ਹੋਵੇ ਤਾਂ ਖਾਇ 


5।। 58000 9800 5॥10। 0 ੬00੧ ੧3108।5॥0੫6011.60।। 


78 

ਜਾਵਨ, ਅਤੇ ਜੇ ਕਿਸੇ ਸਪ ਦਾ ਆਂਡਾ ਪੈਦਾ ਹੋਵੈ ਤਾਂ ਖਾਇ ਜਾਵਨਿ, ਪਰ ਤੇਰੇ ਨੇੜੈ ਕੋਈ 
ਨਾਹੀ ਆਂਵਦਾ'। ਤਬਿ ਮਰਦਾਨੇ ਅਰਜ ਕੀਤੀ, ਆਖਿਓਸੁ 'ਜੀ ਕਦੇ ਇਥੈ ਕੋਈ ਆਇਆ 
ਭੀ ਹੈ?' ਤਬਿ ਬਾਬੇ ਆਖਿਆ: 'ਮਰਦਾਨਿਆਂ ! ਇਕ ਦਿਨਿ ਇਕੁ ਰਾਜਾ ਚੜਿਆ ਥਾ, 
ਬਾਨਵੈ ਖੂਹਣੀ ਲਸਕਰਿ ਲੈਕਰਿ, ਇਕ ਰਾਜ ਉਪਰ ਚੜਿਆ ਥਾ, ਸੋ ਇਤ ਧਰਤੀ ਆਇ 
ਨਿਕਲਿਆ, ਤਬਿ ਇਕ ਕੀੜੀ ਜਾਇ ਮਿਲੀ, ਤਾਂ ਆਖਿਓਸੁ- ਹੋ ਰਾਜਾ ! ਇਤੁ ਰਾਹਿ 
ਚਾਲੂ ਨਾਹੀਂ ਅਤੇ ਜੇ ਚਲਦਾ ਹੈਂ ਤਾਂ ਮੇਰੀ ਰਜਾਇ ਵਿਚਿ ਚਾਲੂ- ਤਬੁ ਰਾਜੇ ਪੁਛਿਆ-ਤੇਰੀ 
ਕਿਆ ਰਜਾਇ ਹੈ ?। ਤਬੁ ਕੀੜੀ ਕਹਿਆ-ਹੇ ਰਾਜਾ ! ਮੇਰੀ ਏਹ ਰਜਾਇ ਹੈ, ਜੇ ਮੇਰੀ 
ਰੋਟੀ ਖਾਇ ਕਰਿ ਜਾਹਿ-। ਤਬਿ ਰਾਜੇ ਕਹਿਆ- ਮੈਂ ਬਾਵਨਿ ਖੂਹਣੀ ਕਾ ਰਾਜਾ ਹਾਂ, ਮੈਂ ਤੇਰੀ 
ਰੋਟੀ ਕਿਉ ਕਰਿ ਖਾਵਾਂ-। ਤਬਿ ਕੀੜੀ ਕਹਿਆ, -ਹੋ ਰਾਜਾ ਨਾਹੀਂ ਤਾਂ ਜੁਧੁ ਕਰਿਕੈ ਜਾਹੈ-। 
ਤਬਿ ਰਾਜਾ ਜੁਧੁ ਲਗਾ ਕਰਣਿ ਬਾਵਨਿ ਖੂਹਣੀ ਲੇਕਰਿ ਕੀੜੀ ਸਾਥਿ। ਤਬ ਇਕਨ ਕੀੜੀ 
ਹੁਕਮ ਕੀਤਾ ਕੀੜੀਆਂ ਤਾਈਂ-ਜਾਇ ਕਰਿ ਬਿਖ ਲੇਆਵਹੁ-। _ਤਬਿ ਕੀੜੀਆਂ ਗਈਆਂ, 
ਪਿਆਲੁ ਤੇ ਬਿਖੁ ਮੁਹੁ ਭਰਿ ਲੈ ਆਈਆਂ। ਜਿਸ ਕਉ ਲਾਇਨ ਸੌ ਸੋਅਹੁ" ਹੋਇ ਜਾਇ। 
ਹੋ ਮਰਦਾਨਿਆਂ ! ਬਾਵਨ ਖੂਹਣੀ ਲਸਕਰੁ ਸਭੋ ਮੁਆ, ਪਰਮੇਸਰ ਕੀ ਆਰਿਆ ਸਾਥ, ਤਬਿ 
ਇਕੋ ਰਾਜਾ ਰਹਿਆ। ਤਬਿ ਓਹੁ ਕੀੜੀ ਗਈ, ਆਖਿਓਸੁ-ਹੋ ਰਾਜਾ ! ਬਾਤ ਸੁਨ, ਅਥਿ 
ਮੇਰੀ ਰੋਟੀ ਮਨਹਿਗਾ %। ਤਬਿ ਰਾਜਾ ਹਥਿ ਜੋੜ ਖੜਾ ਹੋਆ। ਆਖਿਓਸੁ-ਭਲਾ ਹੋਵੈ ਜੀ-। 
ਤਬਿ ਉਸਿ ਕੀੜੀ ਹੁਕਮ ਕੀਤਾ ਕੀੜੀਆਂ ਜੋਗੁ-ਜਾਹੁ ਅੰਮ੍ਰਿਤ ਲੈ ਆਵਹੁ।। ਅਤੇ ਸਤ ਕੁੰਡੀ 
ਅੰਮ੍ਰਿਤ ਕੇ ਹੈਨ ਪਾਤਾਲ ਬਿਖੇ, ਅਤੇ ਸਤ ਕੁੰਡ ਬਿਖ ਕੇ ਹੈਂ ਪਤਾਲ ਬਿਖੇ-। ਤਬਿ 
ਓਹੁ ਕੀੜੀਆਂ ਗਈਆਂ, ਜਾਇ ਕਰਿ ਅੰਮ੍ਰਿਤ ਮੁਖੁ ਭਰਿ ਲੈ ਆਈਆਂ, ਜਿਸ 


੧ 
ਪਾਤਾਲ। 

੨ 
ਸੁਆਹ। 


5।। 58000 9800 5॥10। 0 ੬00੧ ੧3108।5॥0੫6011.60।। 


79 

ਕਉ ਉਹੁ ਲਾਵਨਿ ਸੋਈ ਉਠਿ ਖੜਾ ਹੋਵੇ। ਤਬਿ ਬਾਵਨ ਖੂਹਣੀ ਲਸਕਰੁ ਉਠਿ ਖੜਾ ਹੋਆ, 
ਪਰਮੇਸਰਿ ਕੀ ਆਗਿਆ ਨਾਲਿ ਤਬਿ ਰਾਜਾ ਉਠਿ ਕਰ ਰੋਟੀ ਖਾਵਣਿ ਗਇਆ ਬਾਵਨ 
ਖੂਹਣੀ ਸਾਥਿ। ਜਬਿ ਰੋਟੀ ਮਿਲੀ ਤਾਂ ਠੰਢੀ, ਅਤੇ ਜਾਂ ਘੋੜਿਆਂ ਨੋ ਘਾਸੁ ਮਿਲਿਆ ਤਾਂ 
ਭਿੰਨਾ ਹੋਆ, ਅਤੇ ਦਾਣਾ ਮਿਲਿਆ ਸੋ ਚਿਥਿਆ ਹੋਆ। ਤਬਿ ਰਾਜੇ ਪੁਛਿਆ-ਐਸੀ ਰੋਟੀ 
ਠੰਢੀ ਕਿਉਂ ਮਿਲੀ? ਅਤੇ ਘਾਸੁ ਭਿੰਨਾ, ਦਾਣਾ ਚਿਥਿਆ ?ਤਬਿ ਕੀੜੀ ਕਹਿਆ ਹੋ ਰਾਜਾ ! 
ਅਗੈ ਇਕੁ ਰਾਜਾ ਆਇਆ ਥਾ ਤਿਸ ਕਿਉ ਮੇਂ ਰੋਟੀ ਕੀਤੀ ਆਹੀ, ਤਿਸਤੇ ਜੋ ਰਹਿਆ 
ਥਾ ਸੋ ਮੇਂ ਤੇਰੇ ਲਸਕਰ ਕਉ ਪਰੋਸਿਆ ਹੈ, ਅਤੇ ਜੋ _ਉਸਦਿਆਂ ਘੋੜਿਆ ਦਾ ਦਾਣਾ 
ਬਚਿਆ ਥਾ ਸੋ ਤੇਰਿਆਂ ਘੋੜਿਆਂ ਕਉ ਦਿਤਾ ਅਤੇ ਜੋ _ਉਸਦਿਆਂ ਘੋੜਿਆਂ ਦਾ 
ਘਾਸੁ ਰਹਿਆ ਥਾ. ਸੋ ਤਿਰਿਆਂ ਘੋੜਿਆਂ ਤਾਈਂ ਪਇਆ-। ਜਬਿ ਰਾਜਾ ਜਾਇ ਕਰ ਦੇਖੇ ਤਾਂ 
ਕਈ ਅਬਾਰ ਹੀ ਭਰੇ ਪਇ ਹੈਨਿ। ਤਬਿ ਰਾਜੈ ਕਾ ਅਭਿਮਾਨੁ ਦੂਰ ਹੋਆ। ਆਖਿਓਸੁ-ਐਸੇ 
ਰਾਜੇ ਵਰਤੇ ਹੈਨ-। ਤਬਿ ਰਾਜਾ ਫਿਰ ਘਰਿ ਆਇਆ' ਤਬਿ ਬਾਬਾ ਬੋਲਿਆ:- 

ਸਲੋਕ ਮ: ੧।। ਸੀਹਾ ਬਾਜਾ ਚਰਗਾ ਕੁਹੀਆ ਏਨਾ ਖਵਾਲੇ ਘਾਹ।। ਘਾਹੁ ਖਾਨਿ ਤਿਨਾਂ 
ਮਾਸੁ ਖਵਾਲੈ ਏਹਿ ਚਲਾਏ ਰਾਹ।। ਨਦੀਆ ਵਿਚਿ ਟਿਬੇ ਦੇਖਾਲੇ ਥਲੀ ਕਰੇ ਅਸਗਾਹ। । 
ਕੀੜਾ ਥਾਪਿ ਦੇਇ ਪਾਤਿਸਾਹੀ ਲਸਕਰ ਕਰੇ ਸੁਆਹ।। ਜੇਤੇ ਜੀਅ ਜੀਵਹਿ ਲੈ ਸਾਹਾ 
ਜੀਵਾਲੇ ਤਾ ਕਿ ਅਸਾਹ।। ਨਾਨਕ ਜਿਉਂ ਜਿਉ ਸਚੇ ਭਾਵੇ ਤਿਉ ਤਿਉ ਦੇਇ ਗਿਰਾਹ। ।੧।। 

ਤਬ ਮਰਦਾਨਾ ਪੇਰੀ ਪਇਆ। ਬੋਲਹੁ ਵਾਹਿਗੁਰੂ। । 


5।। 58000 9800 5॥10। 0 ੬00੧ ੧3108।5॥0੫6011.60।। 


80 
੨੬. ਵਸਦਾ ਰਹੇ 
ਓਥਹੁ ਰਵਦੇ ਰਹੇ। ਜਾਇ ਇਕਤ੍ਰ ਗਾਉਂ ਵਿਚਿ ਬੈਠਾ। ਤਬਿ ਉਸ ਗਾਉਂ ਵਿਚ ਕੋਈ 
ਬਹਿਣ ਦੇਵੈ ਨਾਹੀਂ। ਲਾਗੇ ਮਸਕਰੀਆਂ ਕਰਣਿ। ਤਬਿ ਗੁਰੂ ਬਾਬੇ ਸਲੋਕੁ ਕਹਿਆ” 
ਏਸ ਕਲੀਓ ਪੰਜ ਭੀਤੀਓ ਕਿਉ ਕਰਿ ਰਖਾ ਪਤਿ।। ਜੇ ਬੋਲਾ ਤਾ ਆਖੀਐ ਬੜ ਬੜ 
ਕਰੈ ਬਹੁਤ। । ਚੁਪ ਕਰਾਂ ਤਾਂ ਆਖੀਐ ਇਤ ਘਟਿ ਨਾਹੀ ਮਤਿ।। ਜੇ ਬਹਿ ਰਹਾਂ ਤਾਂ 
ਆਖੀਐ ਬੈਠਾ ਸਥਰ ਘਤੁ।। ਉਠ ਜਾਈ ਤਾਂ ਆਖੀਐ ਛਾਰ ਗਇਆ ਸਰਿ ਘਤਿ।। ਜੇਕਰ 
ਨਿਵਾਂ ਤਾਂ ਆਖੀਐ ਡਰਦਾ ਕਰੇ ਭਗਤ।। ਕਾਈ ਗਲੀ ਨਾ ਮੇਵਣੀ ਜਿਥੈ ਕਢਾਂ ਝਤਿ। । 
ਏਥੈ ਓਥੈ ਨਾਨਕਾ ਕਰਤਾ ਰਖੈ ਪਤਿ'। ।੨।। 
੨੭ ਉਜੜ ਜਾਵੇ 
ਉਠਿ ਚਲੇ। ਤਾ ਗੁਰ ਬੋਲਿਆ: ਜੋ “ਇਹ ਸਹਰੁ ਉਜਾੜਿ ਹੋਵੇਗਾ, ਅਠਾਵਟੁ ਹੋਵੈ' ਤਬਿ 
ਮਰਦਾਨੇ ਆਖਿਆ, 'ਜੀ, ਤੇਰੇ ਦਰਿ ਭਲਾ ਨਿਆਉ ਡਿਠਾ, ਜਿਥੇ ਬੈਠਣੇ ਨਾ ਮਿਲੇ ਸੋ 
ਵਸਾਇਆ, ਅਤੇ ਜਿਨਾਂ ਸੇਵਾ ਬੰਦਗੀ ਬਹੁਤੁ ਕੀਤੀ ਸੋ ਸਹਰੁ ਉਜਾੜਿਆ'। ਤਬ ਗੁਰੂ ਬਾਬੇ 
ਆਖਿਆ: ਮਰਦਾਨਿਆਂ ! ਓਸ ਸਹਰ ਕਾ ਆਦਮੀ ਅਵਰ ਸਹਿਰ ਜਾਵੇਗਾ ਤਾਂ ਹੋਰ ਭੀ 
ਵਿਗੜਨਿਗੇ ਅਤੈ ਇਸੁ ਸਹਰ ਦਾ ਆਦਮੀ _ਹੋਰਤ ਸਹਰਿ ਜਾਵੈਗਾ ਤਾਂ ਉਨਾ ਦੀ ਭੀ 
ਗਤਿ ਕਰੈਗਾ, ਅਤੇ ਸੁਮਤਿ ਦੇਵੇਗਾ'। ਤਬਿ ਮਰਦਾਨੇ ਆਖਿਆ: 'ਜੀ ਤਉ ਭਾਵੈ ਤਾਂ ਉਸ 
ਦੀ ਭੀ ਗਤਿ 


ਇਹ ਪਾਠ ਭਾਈ ਬੰਨੇ ਸਾਹਿਬ ਵਾਲੀ ਬੀੜ ਵਿਚੋਂ ਹੈ। 
`।ਠਾਂਤ੍ਰ 'ਕਰਤਾ'। 


5।। 58000 9800 5॥10। 0 ੬00੧ ੧3108।5॥0੫6011.60।। 


8] 
ਕਰਹਿ'। ਤਬਿ ਬਾਬੇ ਸਬਦ ਕੀਤਾ ਰਾਗੁ ਮਲਾਰ ਵਿਚਿ ਮ:੧- 
ਖਾਣਾ ਪੀਣਾ ਹਸਣਾ ਸਉਣਾ ਵਿਸਰਿ ਗਇਆ ਹੈ ਮਰਣਾ।। ਖਸਮੁ ਵਿਸਾਰਿ ਖੁਆਰੀ ਕੀਨੀ 
ਧ੍ਰਿਗੁ ਜੀਵਣੁ ਨਹੀ ਰਹਣਾ।।੧।। ਪ੍ਰਾਣੀ ਏਕੋ ਨਾਮੁ ਧਿਆਵਹੁ।। ਅਪਨੀ ਪਤਿ ਸੇਤੀ ਘਰਿ 
ਜਾਵਹੁ।। ਰਹਾਉ।। ਤੁਧਨੋ ਸੇਵਹਿ ਤੁਝੁ ਕਿਆ ਦੇਵਹਿ ਮਾਂਗਹਿ ਲੇਵਹਿ ਰਹਹਿ ਨਹੀ। । 
ਤੂ ਦਾਤਾ ਜੀਆ ਸਭਨਾ ਕਾ ਜੀਆ ਅੰਦਰਿ ਜੀਉ ਤੁਹੀ।।੨।। ਗੁਰਮੁਖਿ ਧਿਆਵਹਿ ਸਿ 
ਅੰਮ੍ਰਿਤ ਪਾਵਹਿ ਸੇਈ ਸੂਚੇ ਹੋਹੀ।। ਅਹਿਨਿਸਿ ਨਾਮੁ ਜਪਹੁ ਰੇ ਪ੍ਰਾਣੀ ਮੇਲੇ ਹਛੇ ਹੋਹੀ। ।੩। । 
ਜੇਹੀ ਰੁਤਿ ਕਾਇਆ ਸੁਖੁ ਤੇਹਾ ਤੇਹੋ ਜੇਹੀ ਦੇਹੀ।। ਨਾਨਕ ਰੁਤਿ ਸੁਹਾਵੀ ਸਾਈ ਬਿਨੁ ਨਾਵੈ 
ਰੁਤਿ ਕੇਹੀ।।੪।।੧।। 
੨੮. ਆਸਾ ਦੇਸ਼, ਸ਼ੇਖ ਫਰੀਦ ਨਾਲ ਗੋਸ਼ਟ 

ਤਬਿ ਫਿਰਿ ਆਸਾ ਦੇਸ ਕਉ ਆਇਆ। ਆਗੇ ਸੇਖ ਫਰੀਦ ਬੋਲਿਆ: 'ਅਲਹੁ ਅਲਾ 
ਦਰਵੇਸ': ਤਬਿ ਗੁਰੂ ਬਾਬੇ ਜਬਾਬੁ ਦਿਤਾ ਅਵਾਜ਼ੂ : 'ਅਲਹ, ਫਰੀਦ ਜ਼ੁਹਦੀ, ਹਮੇਸ 
ਆਉ ਸੇਖ ਫਰੀਦ ਜ਼ੁਹਦੀ, ਅਲਹ ਅਲਹ'। ਤਬ ਦਸਤ ਪੰਜਾ ਲੇਕਰ ਬਹਿ ਗਇਆ। 
ਤਬਿ ਸੇਖੁ ਫਰੀਦੁ ਬਾਬੇ ਦਾ ਰੂਪੁ ਦੇਖਿ ਕਰ ਬੋਲਿਆ, ਰੋਸਟਿ ਕੀਤੀਆ ਸੁ, ਸੇਖ ਫਰੀਦ' 


ਸੱਜਣ ਸ਼ੇਖ ਫਰੀਦ ਸਾਨੀ ਹੀ ਜਾਪਦਾ ਹੈ, ਜਿਸ ਦਾ ਨਾਮ ਸ਼ੇਖ ਬ੍ਰਹਮ ਕਰਕੇ ਸਾਖੀਆਂ ਵਿਚ ਆਉਂਦਾ ਹੈ। ਅੱਗੇ 


ਨਾਲ ਹੋਈ ਹੈ। ਜੇ ਦੋਵੇਂ ਸਾਖੀਆਂ ਇਕੋ ਫਰੀਦ ਨਾਲ ਹੋਈਆਂ ਹਨ ਤਾਂ ਲੇਖਕ 
ਨੇ ਸਾਖੀਆਂ ਵਿਚ ਵਿੱਥ ਭੁੱਲ ਕੇ ਪਾਈ ਹੈ, ਦੋਇ ਇਕ ਨਠੌਰ ਚਾਹੀਦੀਆਂ ਸਨ। ਯਾ ਦੂਸਰੀ ਸਾਖੀ ਪਹਿਲੀ ਮੁਲਾਕਾਤ ਦਾ ਫਲ 
ਦੇਖਣ ਲਈ ਸੀ, ਜੈਸਾ ਕਿ ਭਾਈ ਮਨੀ ਸਿੰਘ ਜੀ ਦੀ ਸਾਖੀ ਵਿਚ ਦੁਇ ਮੁਲਾਕਾਤਾਂ ਸ਼ੇਖ ਬ੍ਰਹਮ ਨਾਲ ਦੱਸੀਆਂ ਹਨ, ਅਰ ਦੂਸਰੀ 
ਮੁਲਾਕਾਤ ਦੇ ਪਹਿਲੇ ਲਿਖਿਆ ਹੈ:- ਬਾਬੇ ਕਹਿਆ; 'ਮਰਦਾਨਿਆਂ, ਪਟਣ ਅਸਾਂ ਨੇ ਜਾਵਣਾ ਹੈ, ਕਿਉਂਕਿ ਸ਼ੇਖ ਬ੍ਰਹਮ ਨੂੰ ਉਪਦੇਸ਼ 
ਕੀਤਾ ਸੀ_ਸੋ_ਦੇਖਾ ਉਸਨੂੰ ਉਪਦੇਸ਼ ਚਿਤ ਹੈ ਕਿ ਵਿਸਰ ਰਿਆ ਹੈ'। ਇਹ ਵੀ ਮੁਮਕਿਨ ਹੈ ਕਿ ਹੋਰ ਫਕੀਰ ਆਸਾ ਦੇਸ ਵਿਚ 
ਫਰੀਦ ਲਕਬ ਵਾਲਾ ਹੋਵੇ ਤੇ ਓਹ ਪਹਿਲੇ 


5।। 58000 9800 5॥10। 0 ੬00੧ ੧3108।5॥0760011.60।। 


82 
ਆਖਿਓਸੁ:- 
ਅਕੇ ਤਾ ਲੋੜੁ ਮੁਕੇਂਦਮੀ _ਅਕੈ ਤੇ ਅਲਹੁ _ਲੋੜੁ।। _ਦੁਹੁ ਬੇੜੀ ਨਾ ਲਤ 
ਧਰੁ ਮਤੁ ਵੰਵਹੁ ਵਖਰੁ ਬੋੜਿ। । 
ਤਬ ਗੁਰੂ ਬਾਬੇ ਜਬਾਬੁ ਦਿਤਾ- 
ਸਲੋਕੁ।। ਦੁਹੀ ਬੇੜੀ ਲਤ ਧਰੁ ਦੁਹੀ ਵਖਰੁ ਚਾੜਿ।। ਕੋਈ ਬੇੜੀ ਡੁਬਸੀ ਕੋਈ ਲੰਘੇ 
ਪਾਰਿ।। ਨਾ ਪਾਣੀ ਨ ਬੇੜੀਆ ਨਾ ਡੁਬੈ ਨਾ ਜਾਇ।। ਨਾਨਕ ਵਖਰੁ ਸਚੁ ਧਨੁ ਸਹਜੇ 
ਰਹਿਆ ਸਮਾਇ'।।੧।। 
ਤਬ ਸੇਖ ਫਰੀਦ ਕਹਿਆ- 
ਸਲੋਕੁ।। ਫਰੀਦਾ ਚੂੜੇਲੀ ਸਿਉ ਰਤਿਆ ਦੁਨੀਆ ਕੂੜਾ ਭੇਤੁ।। ਨਾਨਕ ਆਖੀ ਦੇਖਦਿਆ 
ਉਜੜਿ ਵੰਏ ਖੇਤੁ। ।੧।। 
ਤਬ ਗੁਰੂ ਬਾਬੇ ਜਬਾਬੁ ਦਿਤਾ- 
ਸਲੋਕੁ।। ਫਰੀਦਾ ਧੁਰਹੁ ਧੁਰਹੁ ਹੋਂਦਾ ਆਇਆ ਚੂੜੇਲੀ ਸਿਉ ਹੇਤ।। ਨਾਨਕ ਖੇਤੁ ਨ 
ਉਜੜੇ ਜੇ ਰਾਖਾ ਹੋਇ ਸੁਚੇਤ '।।੧।। 
ਤਬ ਸੇਖੁ ਫਰੀਦ ਬੋਲਿਆ- 


ਦੇਹ ਸਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚੋਂ ਨਹੀਂ ਹਨ। 


5।। 58000 9800 5॥10। 0 ੬00੧ ੧3108।5॥0੫6011.60।। 


83 
ਸਲੋਕੁ।। ਫਰੀਦਾ ਤਨੁ ਰਹਿਆ ਮਨੁ _ਫਟਿਆ ਤਾਗਤਿ ਰਹੀ ਨ _ਕਾਇ।। ਉਠ' ਪਿਰੀ 
ਤਬੀਬ ਥੀਓ ਕਾਰੀ ਦਾਰੂ ਲਾਇ। ।੧।। 
ਤਬ ਗੁਰੂ ਬਾਬੈ ਜਬਾਬੁ ਦਿਤਾ:- 
ਸਲੋਕੁ।। ਸਜਣ ਸਚੁ ਪਰਖਿ ਮੁਖਿ ਅਲਾਵਣੁ ਥੋਥਰਾ।। ਮੰਨ ਮਝਾਹੂ ਲਖਿ ਤੁਧਹੁ ਦੂਰਿ 
ਨ ਸੁ ਪਿਰੀ'।।੩।। 
ਤਬ ਸੇਖ਼ੁ ਫ਼ਰੀਦ ਬੋਲਿਆ ਰਾਗੁ ਸੂਹੀ ਵਿਚਿ:- 
ਬੇੜਾ _ਬੰਧਿ ਨ _ਸਕਿਓ ਬੰਧਨ ਕੀ ਵੇਲਾ।। ਭਰਿ ਸਰਵਰੁ ਜਬ _ਉਛਲੈ ਤਬ 
ਤਰਣੁ ਦੁਹੇਲਾ।।੧।। ਹਥੁ ਨ ਲਾਇ ਕਸੁੰਭੜੇ ਜਲਿ ਜਾਸੀ ਢੋਲਾ।।੧।। ਰਹਾਉ।। ਇਕ 
ਆਪੀਨੈ ਪਤਲੀ ਸਹ ਕੇਰੇ ਬੋਲਾ।। ਦੁਧਾ ਥਣੀ ਨ ਆਵਈ ਫਿਰਿ ਹੋਇ ਨ ਮੇਲਾ।।੨।। 
ਕਹੇ ਫਰੀਦੁ ਸਹੇਲੀਹੋ ਸਹੁ ਅਲਾਏਸੀ।। ਹੰਸੁ ਚਲਸੀ ਡੁੰਮਣਾ ਅਹਿ ਤਨੁ ਢੇਰੀ ਥੀਸੀ। ।੩। । 
ਤਬ ਗੁਰੁ ਜਬਾਬੁ ਦਿਤਾ ਸਬਦੁ ਕੀਤਾ ਸੂਹੀ ਵਿਚ ਮ:੧- 
ਜਪ ਤਪ ਕਾ ਬੰਧੁ ਬੇੜੁਲਾ ਜਿਤੁ ਲੰਘਹਿ ਵਹੇਲਾ।। ਨਾ ਸਰਵਰੁ ਨਾ ਉਛਲੈ ਐਸਾ 
ਪੰਥ ਸੁਹੇਲਾ।।੧।। ਤੇਰਾ ਏਕੋ ਨਾਮੁ ਮੰਜੀਠੜਾ ਰਤਾ ਮੇਰਾ ਚੋਲਾ ਸਦ ਰੰਗ ਢੋਲਾ।।੧।। 
ਰਹਾਉ।। ਸਾਜਨ ਚਲੇ ਪਿਆਰਿਆ ਕਿਉ ਮੇਲਾ ਹੋਈ।। ਜੇ ਗੁਣ ਹੋਵਹਿ ਗੰਠੜੀਐ 
ਮੇਲੇਗਾ _ਸੋਈ।।੨।। ਮਿਲਿਆ ਹੋਇ ਨ ਵੀਡੁੜੇ ਜੇ ਮਿਲਿਆ ਹੋਈ। । 
ਆਵਾਗਉਣੁ ਨਿਵਾਰਿਆ ਹੈ ਸਾਚਾ ਸੋਈ।।੩।। ਹਉਮੈ ਮਾਰਿ ਨਿਵਾਰਿਆ ਸੀਤਾ ਹੈ ਚੋਲਾ। । 
ਗੁਰ ਬਚਨੀ ਫਲੁ ਪਾਇਆ ਸਹ ਕੇ ਅੰਮ੍ਰਿਤ ਬੋਲਾ।।੪।। ਨਾਨਕੁ ਕਹੈ ਸਹੇਲੀਹੋ ਸਹੁ ਖਰਾ 
ਪਿਆਰਾ।। ਹਮ ਸਹ ਕੇਰੀਆ ਦਾਸੀਆ ਸਾਚਾ ਖਸਮੁ ਹਮਾਰਾ। ।੫।। 


`ਉਠੀ` ਪਾਠ ਹਾ: ਬਾ: ਨੁਸਖੇ ਦਾ ਹੈ, ਤੇ 'ਉਠੀ' ਪਦ ਪਾਉਣ ਨਾਲ ਮਾਤ੍ਰਾ ਬਰਾਬਰ ਹੁੰਦੀਆਂ ਹਨ। 
ਇਹ ਸਲੋਕ ਪੰਚਮ ਗੁਰੂ ਜੀ ਦਾ ਹੈ। ਲਿਖਾਰੀ ਦੀ ਏਥੇ ਭੁੱਲ ਹੈ। 


5।। 58000 9800 5॥10। 0 ੬00੧ ੧3108।5॥0760011.60।। 


84 

ਤਬ ਸੇਖੁ ਫਰੀਦੁ ਬੋਲਿਆ ਸਬਦੁ ਰਾਗੁ ਆਸਾ ਵਿਚਿ:- 
ਦਿਲਹੁ ਮੁਹਬਤਿ ਜਿੰਨ ਸੇਈ _ਸਚਿਆ।। ਜਿਨ ਮਨਿ ਹੋਰੁ ਮੁਖਿ ਹੋਰੁ ਸਿ ਕਾਂਢੇ 
ਕਚਿਆ।।੧।। ਰਤੇ ਇਸਕ ਖੁਦਾਇ ਰੰਗਿ ਦੀਦਾਰ ਕੇ।। ਵਿਸਰਿਆ ਜਿਨ ਨਾਮ ਤੇ ਭੁਇ 
ਭਾਰੁ ਥੀਏ।।੧।। ਰਹਾਉ।। ਆਪਿ ਲੀਏ ਲੜਿ ਲਾਇ ਦਰ ਦਰਵੇਸ ਸੇ।। ਤਿਨ੍ਹ 
ਧੰਨੁ ਜਣੇਦੀ ਮਾਉ ਆਏ ਸਫਲੁ ਸੇ।।੨।। ਪਰਵਦਗਾਰ ਅਪਾਰ ਅਗਮ ਬੇਅੰਤ ਤੂ।। ਜਿਨਾ 
ਪਛਾਤਾ ਸਚੁ ਚੁੰਮਾ ਪੇਰ ਮੂੰ।।੩।। ਤੇਰੀ ਪਨਹ ਖੁਦਾਇ ਤੂ ਬਖਸੰਦਗੀ।। ਸੇਖ ਫਰੀਦੇ 
ਖੇਰੁ ਦੀਜੈ ਬੰਦਗੀ। ।੪।।੧।। 
ਤਬਿ ਬਾਬਾ ਬੋਲਿਆ ਸਬਦੁ ਰਾਗੁ ਸੂਹੀ ਵਿਚਿ ਮ:੧- 
ਸੁਚਜੀ।। ਜਾ ਤੂ ਤਾ ਮੈ ਸਭੁ ਕੋ ਤੂ ਸਾਹਿਬੁ ਮੇਰੀ ਰਾਸਿ ਜੀਉ।। ਤੁਧੁ ਅੰਤਰਿ ਹਉ ਸੁਖਿ 
ਵਸਾ ਤੂ ਅੰਤਰਿ ਸਾਬਾਸਿ ਜੀਉ।। ਭਾਣੈ ਤਖਤਿ ਵਡਾਈਆ ਭਾਣੈ ਭੀਖ ਉਦਾਸਿ ਜੀਉ। । 
ਭਾਣੈ ਥਲ ਸਿਰਿ ਸਰੁ ਵਹੈ ਕਮਲੁ ਫੁਲੈ ਆਕਾਸ ਜੀਉ।। ਭਾਣੇ ਭਵਜਲੁ ਲੰਘੀਐ ਭਾਣੈ 
ਮੰਝਿ `ਭਰੀਆਸਿ ਜੀਉ।। ਭਾਣੈ ਸੋ ਸਹੁ ਰੰਗਲਾ ਸਿਫਤਿ ਰਤਾ ਗੁਣਤਾਸਿ ਜੀਉ। । 
ਭਾਣੈ ਸਹੁ ਭੀਹਾਵਲਾ ਹਉ ਆਵਣਿ ਜਾਣਿ ਮੁਈਆਸਿ ਜੀਉ।। ਤੂ ਸਹੁ ਅਗਮ ਅਤੋਲਵਾ 
ਹਉ ਕਹਿ ਕਹਿ ਢਹਿ ਪਈਆਸਿ ਜੀਉ।। ਕਿਆ ਮਾਗਉ ਕਿਆ ਕਹਿ ਸੁਣੀ ਮੇ ਦਰਸਨ 
ਭੂਖ ਪਿਆਸ ਜੀਉ।। ਗੁਰ ਸਬਦੀ ਸਹੁ ਪਾਇਆ ਸਚੁ ਨਾਨਕ ਕੀ ਅਰਦਾਸਿ ਜੀਉ। ।੨।। 

ਤਬਿ ਬਾਬਾ ਅਤੇ ਸੇਖ ਫਰੀਦੁ ਦੁਇ ਏਕ ਰਾਤ ਇਕਠੇ ਰਹੇ ਜੰਗਲ ਵਿਚ।। ਤਬਿ 
ਇਕੁ ਬੰਦਾ ਖੁਦਾਇ ਦਾ ਆਇ ਨਿਕਲਿਆ।। ਉਹ ਦੇਖਿ ਕਰਿ ਘਰਿ ਉਠਿ ਗਇਆ। । 
ਤਬ ਏਕ ਤਬਲਬਾਜ' ਦੁਧ ਕਾ ਭਰ ਕੇ ਲੇ ਆਇਆ, ਵਿਚਿ ਚਾਰਿ 


`ਹੇਠੇ ਤੰਗ ਉਤੋਂ ਚੌੜਾ ਇਕ ਤਰ੍ਹਾਂ ਦਾ ਕਟੋਰਾ। 


5।। 58000 9800 5॥10। 0 ੬00੧ ੧3108।5॥0760011.60।। 


85 

ਮੁਹਰਾਂ ਪਾਇ ਕਰ. ਪਿਛਲੀ ਰਾਤਿ ਨੂੰ ਲੈ ਆਇਆ। ਤਬਿ ਸੇਖ ਫਰੀਦ ਆਪਣਾ ਬਖਰਾ' 
ਪਾਇ ਲਇਆ, ਅਤੇ ਗੁਰੂ ਦਾ ਬਖਰਾ ਰਖਿ ਛਡਿਉਸੁ। ਤਬ ਸੇਖ ਫਰੀਦ ਬੋਲਿਆ:- 

ਸਲੋਕੁ।। ਪਹਿਲੇ ਪਹਿਰੈ ਫੁਲੜਾ ਫਲੁ ਭੀ ਪਛਾ ਰਾਤਿ। । 

ਜੋਜਾਗੰਨਿ ਲਹੰਨਿ ਸੇ ਸਾਈ ਕੰਨੋ ਦਾਤਿੰ'। ।੧੧੨।। 
ਤਬਿ ਬਾਬੇ ਜਬਾਬੁ ਦਿਤਾ- 
ਸਲੋਕੁ।। ਦਾਤੀ ਸਾਹਿਬ ਸੰਦੀਆ ਕਿਆ ਚਲੈ ਤਿਸੁ ਨਾਲਿ।। ਇਕ ਜਾਗੰਦੇ ਨਾ ਲਹੰਨਿ 
ਇਕਨ੍ਹਾ ਸੁਤਿਆ ਦੇਇ ਉਠਾਲਿ”। ।੧।। 

ਤਬਿ ਬਾਬਾ ਬੋਲਿਆ: 'ਸੇਖ ਫਰੀਦਾ ! ਇਸ ਦੁਧ ਵਿਚਿ ਹਾਥੁ ਫੇਰਿ ਕਰਿ ਦੇਖੁ ਕਿਆ 
ਹੈ'। ਜਾਂ ਸੇਖੁ ਫਰੀਦੁ ਦੇਖੇ ਤਾਂ ਮੁਹਰਾਂ ਚਾਰਿ ਅਸਨਿ। ਤਬਿ ਉਹੁ ਤਬਲਬਾਜੁ ਛੋਡਿ ਕਰ 
ਚਲਦਾ ਰਹਿਆ। ਤਬਿ ਗੁਰੂ ਬੋਲਿਆ ਸਬਦ ਰਾਗੁ ਤੁਖਾਰੀ ਛੰਤ ਮ: ੧: 
ਪਹਿਲੇ ਪਹਰੈ ਨੈਣ ਸਲੋਨੜੀਏ ਰੈਣਿ ਅੰਧਿਆਰੀ ਰਾਮ।। ਵਖਰ ਰਾਖੁ ਮੁਈਏ ਆਵੈ ਵਾਰੀ 
ਰਾਮ।। ਵਾਰੀ ਆਵੈ ਕਵਣੁ ਜਗਾਵੈ ਸੂਤੀ ਜਮ ਰਸੁ ਚੂਸੀਏ।। ਰੇਣਿ ਅੰਧੇਰੀ ਕਿਆ ਪਤਿ 
ਤੇਰੀ ਚੋਰੁ ਪੜੈ ਘਰੁ ਮੂਸਏ।। ਰਾਖਣਹਾਰਾ ਅਗਮ ਅਪਾਰਾ ਸੁਣਿ ਬੇਨੰਤੀ ਮੇਰੀਆ।। ਨਾਨਕ 
ਮੂਰਖੁ _ਕਬਹਿ _ਨ ਚੇਤੇ ਕਿਆ _ਸੂਝੇ _ਰੇਣਿ _ ਅੰਧੇਰੀਆ।।੧।। ਦੂਜਾ 
ਪਹਰੁ ਭਇਆਜਾਗੁ ਅਚੇਤੀਰਾਮ।। ਵਖਰੁ ਰਾਖੁ ਮੁਈਏ ਖਾਜੈ ਖੇਤੀ ਰਾਮ।। ਰਾਖਹੁ ਖੇਤੀ 
ਹਰਿ ਗੁਰ ਹੇਤੀ ਜਾਗਤ ਚੋਰੁ ਨ ਲਾਗੇ।। ਜਮ ਮਗਿ ਨ ਜਾਵਹੁ ਨਾ ਦੁਖੁ ਪਾਵਹੁ ਜਮ ਕਾ 
ਡਰੁ ਭਉ ਭਾਗੈ।। ਰਵਿ ਸਸਿ ਦੀਪਕ ਗੁਰਮਤਿ ਦੁਆਰੈ ਮਨਿ ਸਾਚਾ ਮੁਖਿ ਧਿਆਵਏ। । 
ਨਾਨਕ ਮੂਰਖੁ ਅਜਹੁ ਨ 

'ਰਿੱਸਾ 


ਇਹ ਸਲੋਕ ਸੇਖ਼ ਫਰੀਦ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਹੈ। 
ਤਰ ਸਿਰੀ ਰਾਗੁ ਵਿਚ ਪਹਿਲੀ ਪਾਤਸ਼ਾਹੀ ਦਾ ਇਹ ਸਲੋਕ ਹੈ। 


5।। 58000 9800 5॥10। 0 ੬00੧ ੧3108।5॥0੫6011.60।। 


686 

ਚੇਤੇ ਕਿਵ ਦੂਜੇ ਸੁਖੁ ਪਾਵਏ।।੨।। ਤੀਜਾ ਪਹਰੁ ਭਇਆ ਨੀਦ ਵਿਆਪੀ ਰਾਮ। । 
ਮਾਇਆ ਸੁਤ ਦਾਰਾ ਦੂਖਿ ਸੰਤਾਪੀ ਰਾਮ।। ਮਾਇਆ ਸੁਤ ਦਾਰਾ ਜਗਤ ਪਿਆਰਾ ਚੋਗ ਚੁਗੈ 
ਨਿਤ _ਫਾਸੈ।। ਨਾਮੁ _ਧਿਆਵੈ ਤਾ ਸੁਖੁ ਪਾਵੈ ਗੁਰਮਤਿ ਕਾਲੁ _ਨ ਗ੍ਹਾਸੈ।। 
ਜੰਮਣੁ ਮਰਣੁ ਕਾਲੁ ਨਹੀ ਛੋਡੇ ਵਿਣੁ ਨਾਵੈ ਸੰਤਾਪੀ।। ਨਾਨਕ ਤੀਜੈ ਤ੍ਰਿਬਿਧਿ ਲੋਕਾ ਮਾਇਆ 
ਮੋਹਿ ਵਿਆਪੀ।।੩।। ਚਉਥਾ ਪਹਰੁ ਭਇਆ ਦਉਤੁ ਬਿਹਾਗੈ ਰਾਮ।। ਤਿਨ ਘਰੁ ਰਾਖਿਅੜਾ 
ਜੋ ਅਨਦਿਨੁ ਜਾਗੈ ਰਾਮ।। ਗੁਰਿ ਪੂਛਿ ਜਾਗੇ ਨਾਮਿ ਲਾਗੇ ਤਿਨਾ ਰੈਣਿ ਸੁਹੇਲੀਆ। । 
ਗੁਰ ਸਬਦੁ _ਕਮਾਵਹਿ ਜਨਮਿ ਨ ਆਵਹਿ ਤਿਨਾ ਹਰਿ ਪ੍ਰਭੂ `ਬੇਲੀਆ। ਕਰ ਕੰਪਿ 
ਚਰਣ ਸਰੀਰੁ ਕੰਪੇ ਨੈਣ ਅੰਧੁਲੇ ਤਨੁ ਭਸਮ ਸੇ।। ਨਾਨਕ ਦੁਖੀਆ ਜੁਗ ਚਾਰੇ ਬਿਨੁ ਨਾਮ 
ਹਰਿ ਕੇ ਮਨਿ ਵਸੇ।।੪।। ਖੂਲੀ ਗੰਠਿ _ਉਠੋ ਲਿਖਿਆ ਆਇਆ ਰਾਮ।। ਰਸ 
ਕਸ ਸੁਖੁ ਠਾਕੇ ਬੰਧਿ ਚਲਾਇਆ ਰਾਮ।। ਬੰਧਿ ਚਲਾਇਆ ਜਾ ਪ੍ਰਭ ਭਾਇਆ ਨਾ ਦੀਸੈ 
ਨਾਸੁਣੀਐ।। ਆਪਣ ਵਾਰੀ ਸਭਸੈ ਆਵੈ ਪਕੀ ਖੇਤੀ ਲੁਣੀਐ।। ਘੜੀ ਚਸੇ ਕਾ ਲੇਖਾ ਲੀਜੈ 
ਬੁਰਾ _ਭਲਾ ਸ਼ਹੁ _ਜੀਆ।। ਨਾਨਕ _ਸੁਰਿ ਨਰ ਸਬਦਿ ਮਿਲਾਏ ਤਿਨਿ ਪ੍ਰਭਿ 
ਕਾਰਣੁ ਕੀਆ।।੫।।੨।। 

ਤਬਿ ਬਾਬਾ ਅਤੇ ਸੇਖੁ _ਫਰੀਦੁ _ਓਥਹੁੰ ਰਵੈ ਜਬ _ਉਹੁ _ਆਇਕੈ ਦੇਖੇ ਤਾਂ 
ਤਬਲਬਾਜੁ ਪਇਆ ਹੈ, ਜਬ ਓਹ ਚੁਕੈ ਤਾਂ ਸੁਇਨੇ ਕਾ ਹੈ, ਅਤੇ ਮੁਹਰਾਂ ਨਾਲ ਭਰਿਆ 
ਹੋਆ ਹੈ। ਤਬ ਉਹੁ ਲਗਾ ਪਛੋਤਾਵਣ, ਆਖਿਓਸੁ: 'ਓਹੁ ਦੁਨੀਆਦਾਰ' ਫਕੀਰੁ ਥੇ ਜੋ ਦਿਲ 
ਉਤੇ ਆਵਤਾ ਤਾਂ ਦੀਨੁ ਪਾਵਤਾ, ਦੁਨੀਆਂ ਲੈ ਆਇਆ ਥਾ ਤਾਂ ਦੁਨੀਆਂ ਮਿਲੀ'। ਤਬਿ 
ਓਹੁ ਤਬਲਬਾਜੁ ਲੈ ਕਰਿ ਘਰਿ ਆਇਆ। 


`ਪਾਠਾਤ੍ਰ 'ਦੀਨਦਾਰ' ਹੈ। ਦਰੁਸਤ ਬੀ ਇਹੋ ਹੈ। 'ਦੁਨੀਆਦਾਰ ਪਾਠ ਲਿਖਾਰੀ ਦੀ ਭੁੱਲ ਹੈ। 


5।। 58000 9800 5॥10। 0 ੬00੧ ੧3108।5॥0760011.60।। 


87 
ਤਬਿ ਓਥਹੂੰ ਗੁਰੂ ਬਾਬਾ ਅਤੇ ਸੇਖੁ ਫਰੀਦੁ ਆਸਾ ਦੇਸਿ ਆਏ, ਤਬਿ ਆਸਾ ਦੇਸ ਦਾ 
ਰਾਜਾ ਸਮੁੰਦਰ ਥਾ; ਸੋ_ਉਸਕਾ ਕਾਲੂ ਹੋਆ ਥਾ, ਤਬ ਉਸਕੀ ਖੋਪਰੀ ਜਲੈ ਨਾਹੀ, ਅਨੇਕ 
ਜਤਨ ਕਰਿ ਰਹੈ. ਤਬਿ ਜੋਤਕੀ ਪੁਛੇ ਤਾਂ ਜੋਤਕੀਆਂ ਆਖਿਆ: 'ਇਨ ਏਕ ਬਾਰਿ ਮਿਥਿਆ 
ਕਹਿਆ ਹੈ, ਤਿਸ ਤੇ ਇਸਕਾ ਜੀਉ ਕਸਟ ਪਇਆ ਹੈ। ਅਰ ਆਸਾ ਦੇਸ ਕਾ 
ਲੋਕੁ ਸਤਿਬਾਦੀ ਥਾ, ਦਿਨੁ ਕਉ ਬੀਜਦਾ ਹੈ ਅਰੁ ਰਾਤਿ ਕਉ ਲੁਣਿ ਦਿਨ ਕਉ ਲੁਣਦਾ 
ਹੈਂ”। ਤਬਿ ਆਸਾ ਦੇਸ ਕੇ ਲੋਕ ਲਾਰੈ “ਹਾਇ ਹਾਇ !' ਕਰਣਿ। ਤਾਂ ਜੋਤਕੀਆਂ ਆਖਿਆ: 
'ਜੋ ਇਸ ਕੀ ਮੁਕਤਿ ਤਬ ਹੋਵੈ ਜਾਂ ਸਾਧੂ ਕੇ ਚਰਣ ਲਗਨਿ'। ਤਬਿ ਉਨ੍ਹਾਂ ਆਸਾ ਦੇਸ 
ਕਾ ਰਾਹ ਬੰਦ ਕਰਿਆ, ਏਕੁ ਦਰਵਾਜਾ ਰਖਿਆ ਥਾ, ਜੇ ਕੋਈ ਫਕੀਰੁ ਆਵੈ ਤਾਂ ਓਤੇ 
ਦਰਵਾਜੈ ਕਢੀਐ। ਤਬ ਬਾਬਾ ਅਤੇ ਸੇਖੁ ਜਾਇ ਨਿਕਲੇ। ਜਬ ਨੇੜੈ ਗਏ ਤਬਿ ਗੁਰੂ ਨਾਨਕ 
ਕਹਿਆ: 'ਸੇਖ ਫਰੀਦਾ ਪੈਰੁ ਧਰਿ'। ਤਬਿ ਸੇਖ ਫਰੀਦ ਕਹਿਆ: 'ਜੀ ਮੇਰੀ ਕਿਆ ਮਜਾਲ 
ਹੈ ਜੋ ਮੇਂ ਆਗੈ ਪੇਰੁ ਧਰਾ'। ਤਬਿ ਬਾਬੇ ਪੇਰੁ ਧਰਿਆ ਤਾਂ ਖੋਪਰੀ ਫੁਟਿ ਗਈ। ਉਸ ਜੀਅ 
ਕੀ ਮੁਕਤਿ ਹੋਈ, ਤਬ ਸਾਰਾ ਦੇਸ ਆਇ ਪੈਰੀ ਪਇਆ। ਤਬਿ ਬਾਬਾ 
ਬੋਲਿਆ ਸਬਦੁ ਰਾਗੁ ਮਾਰੂ ਵਿਚਿ ਮ: ੧।। 
ਮਿਲਿ ਮਾਤ ਪਿਤਾ ਪਿੰਡੁ ਕਮਾਇਆ।। ਤਿਨਿ ਕਰਤੇ ਲੇਖੁ ਲਿਖਾਇਆ।। ਲਿਖੁ ਦਾਤਿ ਜੋਤਿ 
ਵਡਿਆਈ।। ਮਿਲਿ ਮਾਇਆ ਸੁਰਤਿ ਗਵਾਈ।।੧।। ਮੂਰਖ ਮਨ ਕਾਹੇ ਕਰਸਹਿ ਮਾਣਾ। । 
ਉਠਿ ਚਲਣਾ ਖਸਮੇ ਭਾਣਾ।।੧।। ਰਹਾਉ।। ਤਜਿ 


'ਮੁੰਦਰ ਦੀ ਥਾਂ ਹਾਫ਼ਜਾਬਾਦੀ ਨੁ: ਵਿਚ 'ਸਿਆਮ ਸੁੰਦਰ' ਪਾਠ ਹੈ। 
ਹਾ: ਬਾ: ਨੁਸਖੇ ਵਿਚ 'ਦਿਨ ਕਉ..ਤੋਂ.ਲੁਣਦਾ ਹੈ' ਦੀ ਥਾਂ ਐਉਂ ਪਾਠ ਹੈ: 'ਦਿਨ ਕਉ ਬੀਜਦੇ ਹੈ, ਰਾਤ ਕਉ ਲੁਣਦੇ 


ਹੈਂ।' 
੩ ਹੈ 
ਪਾਠ 'ਉਨ੍ਹਾਂ` ਹਾ: ਵਾ: ਨੁ: ਦਾ ਹੈ। 


5।। 58000 9800 5॥10। 0 ੬00੧ ੧3108।5॥0੫6011.60।। 


68 

ਸਾਦ ਸਹਜ ਸੁਖੁ ਹੋਈ।। ਘਰ ਛਡਣੈ ਰਹੈ ਨ ਕੋਈ।। ਕਿਛੁ ਖਾਜੈ ਕਿਛੁ ਧਰਿ ਜਾਈਐ। । 
ਜੇ _ਬਾਹੁੜਿ ਦੁਨੀਆ ਆਈਐ।।੨।। _ਸਜੁ ਕਾਇਆ ਪਟੁ _ਹਢਾਏ।। _ਫੁਰਮਾਇਸਿ 
ਬਹੁਤੁ ਚਲਾਏ।। ਕਰਿ ਸੇਜ ਸੁਖਾਲੀ ਸੋਵੈ।। _ਹਥੀ ਪਉਦੀ ਕਾਹੇ ਰੋਵੇ।।੩।। ਘਰ 
ਘੁੰਮਣਵਾਲੀ `ਭਾਈ। ਪਾਪ ਪਥਰ _ਤਰਣੁੂ ਨ ਜਾਈ।। ਭਉ ਬੇੜਾ ਜੀਉ ਚੜਾਉ। । 
ਕਹੁ ਨਾਨਕ ਦੇਵੈ ਕਾਹੂ। ।੪। ।੨।। 

ਤਬਿ ਰੋਟੀਆਂ ਲੈ ਲੈ ਆਵਨਿ, ਜੋ ਸੇਖ ਫਰੀਦੁ ਕੂ ਦੇਵਨਿ ਤਿਸ ਕਉ ਆਖੇ: 'ਮੈਂ 
ਖਾਧੀ ਹੈ ਅਤੇ ਪਲੈ ਭੀ ਬੰਧੀ ਪਈ ਹੈ'। ਤਬਿ ਆਸਾ ਦੇਸ ਕਿਆ ਲੋਕਾ ਆਖਿਆ: 'ਹੋ- 
ਬੰਦੇ ਖੁਦਾਇਕੇ ! ਤੂੰ ਕੋਈ ਉਸ ਮੁਲਖੁ ਕਾ ਕੂੜਿਆਰ ਹੈਂ ਜਿਸੁ ਮੁਲਖ ਫਰੀਦੁ ਰਹਿੰਦਾ ਹੈ 
? ਜੋ ਰੋਟੀ ਕਾਠ ਕੀ ਹੈਸੁ ਅਤੇ ਜੇ ਕੋਈ ਰੋਟੀ ਦੇਂਦਾ ਹੈਸ਼ੁ, ਤਾਂ ਆਖਦਾ ਹੈ-ਜੋ ਮੈਂ ਖਾਧੀ 
ਹੈ ਅਤੇ ਪਲੈ ਭੀ ਬੰਧੀ ਹੈ-। ਤਬਿ ਸੇਖ ਫਰੀਦੁ ਰੋਟੀ ਕਾਠਿ ਕੀ ਸੁਟ ਪਾਈ, ਆਖਿਓਸੁ: ! 
“ਇਕ ਵਾਰੀ ਕੂੜ ਆਖੇ ਦਾ ਸਦਕਾ ਰਾਜੇ ਇਤਨੀ ਸਜਾਇ ਪਾਈ ਹੈ, ਅਤੇ ਮੇਰਾ ਕਿਆ 
ਹਵਾਲ ਹੋਵੈਗਾ ?, ਤਬਿ ਬਾਬੇ ਦੀ ਖੁਸ਼ੀ ਹੋਈ, ਸੇਖੁ ਫਰੀਦੁ ਵਿਦਿਆ ਕੀਤਾ, ਤਬਿ ਬਾਬਾ 
ਬੋਲਿਆ: 'ਸੇਖੁ ਫਰੀਦ ! ਤੁਸਾਂ ਵਿਚ ਖੁਦਾਇ ਸਹੀ ਹੈ, ਪਰੁ ਤੂ ਪੀਰੁ ਕਰੁ'।। 
ਤਬਿ ਸੇਖੁ ਫਰੀਦ ਆਖਿਆ: 'ਚੰਗਾ ਹੋਵੈ ਜੀ! ਤਬਿ ਸੇਖੁ ਫਰੀਦੁ ਵਿਦਾ ਹੋਆ, ਗਲੇ 
ਵਿਚਿ ਲਾਗਿ ਮਿਲੇ: ਤਬਿ ਬਾਬਾ ਬੋਲਿਆ ਸਬਦੁ ਸਿਰੀ ਰਾਗੁ ਵਿਚ ਮ:੧- 
ਆਵਹੁ ਭੇਣੈ ਗਲਿ ਮਿਲਹ ਅੰਕਿ ਸਹੇਲੜੀਆਹ। । ਮਿਲਿ ਕੇ ਕਰਹ ਕਹਾਣੀਆ ਸੰਮੂਥ ਕੰਤ 
ਕੀਆਹ।। ਸਚੇ ਸਾਹਿਬ ਸਭਿ 


“'ਅਤੇ_ਤੋਂ_ਹੋਵੇਗਾ' ਤਕ ਦਾ ਪਾਠ ਹਾ'ਬਾ: ਨ: ਵਿਚੋਂ ਹੈ। 


5।। 58000 9800 5॥10। 0 ੬00੧ ੧3108।5॥0੫6011.60।। 


89 
ਗੁਣ ਅਉਗਣ ਸਭਿ ਅਸਾਹ।।੧।। ਕਰਤਾ ਤੇਰੇ ਸਭੁ ਕੋ_ਜੋਰਿ।। ਏਕੁ ਸਬਦੁ ਬੀਚਾਰੀਐ 
ਜਾ ਤੂ ਤਾ ਕਿਆ ਹੋਰਿ।।੧।। ਰਹਾਉ।। ਜਾਇ ਪੁਛਹੁ ਸੋਹਾਗਣੀ ਤੁਸੀ ਰਾਵਿਆ ਕਿਨੀ 
ਗੁਣੀ।। ਸਹਜਿ ਸੰਤੋਖਿ ਸੀਗਾਰੀਆ ਮਿਠਾ ਬੋਲਣੀ।। ਪਿਰੁ ਰੀਸਾਲੂ ਤਾ ਮਿਲੈ ਜਾ ਗੁਰ 
ਕਾ ਸਬਦੁ ਸੁਣੀ।।੨।। ਕੇਤੀਆ ਤੇਰੀਆ ਕੁਦਰਤੀ ਕੇਵਡ ਤੇਰੀ ਦਾਤਿ।। ਕੇਤੇ ਤੇਰੇ ਜੀਅ 
ਜੰਤ _ ਸਿਫਤਿ ਕਰਹਿ _ ਦਿਨੁ _ਰਾਤਿ।। _ ਕੇਤੇ ਤੇਰੇ _ਰੂਪ ਰੰਗ _ ਕੇਤੇ _ ਜਾਤਿ 
ਅਜਾਤਿ।।੩।। ਸਚੁ ਮਿਲੈ ਸਚੁ ਉਪਜੈ ਸਚਿ ਮਹਿ ਸਾਚਿ ਸਮਾਇ।। ਸੁਰਤਿ ਹੋਵੈ ਪਤਿ 
ਉਗਵੈ ਗੁਰ ਬਚਨੀ ਭਉ ਖਾਇ।। ਨਾਨਕ ਸਚਾ ਪਾਤਿਸਾਹੁ ਆਪੇ ਲਏ ਮਿਲਾਇ। ।੪। ।੧0।। 
ਤਬਿ ਬਾਬਾ ਜੀ ਕੋਈ ਦਿਨੁ ਆਸਾ ਦੇਸ ਵਿਚ ਰਹਿਆ, ਸਾਰਾ ਆਸਾ ਦੇਸਿ 
ਗੁਰੂ ਗੁਰੂ ਲਗਾ ਜਪਣ, ਨਾਉ ਧਰੀਕ ਸਿਖ ਹੋਏ, ਏਕ ਮੰਜੀ ਆਸਾ ਦੇਸਿ ਵਿਚਿ ਹੈ। ਤਬ 
ਬਾਬੇ ਦੀ ਖੁਸ਼ੀ ਹੋਈ ਆਸਾ ਦੇਸ ਉਪਰਿ। ਬੋਲਹੁ ਵਾਹਿਗੁਰੂ। 
੨੯ ਬਿਸੀਆਰ ਦੇਸ, ਝੰਡਾ ਬਾਢੀ, ਜੁਗਾਵਲੀ 
ਓਥਹੁੰ ਰਵਦੇ ਰਹੇ। ਤਬ ਬਿਸੀਅਰ ਦੇਸ ਆਇ ਪ੍ਰਗਟੇ, ਤਬ ਉਹਾ ਕੋਈ ਬੈਠਣ ਦੇਵੈ 
ਨਾਹੀ, ਜਹਾਂ ਜਾਇ ਖੜੋਵਨਿ ਤਹਾਂ ਲੋਕ ਚਉਕਾ ਦੇ ਲੈਨਿ, ਕਾਸਾ ਦੇਖਿ ਕਰ। ਤਬ ਝੰਡਾ 
ਬਾਢੀ ਆਇ ਨਿਕਲਿਆ, ਤਬ ਓਹੁ ਘਰ ਲੈ ਗਇਆ, ਪੈਰ ਧੋਇ ਕਰਿ ਪੀਤੀਆਸੁ, ਪੀਵਣੈ 
ਨਾਲਿ ਗੁਰੂ ਨਦਰਿ ਆਇਓਸੁ, ਉਦਾਸੀ ਹੋਆ 


`'ਸਿਥ' ਪਾਠ ਹਾ: ਬਾ: ਨੁਸਖੇ ਵਿਚੋਂ ਹੈ। 
ਦੇਪਠਾਤ੍ਰ 'ਕਾਸੇ' ਹੈ। 


5।। 58000 9800 5॥10। 0 ੬00੧ ੧3108।5॥0੫6011.60।। 


90 
ਨਾਲਿ ਲਾਗਾ ਫਿਰਨਿ। 'ਸ੍ਰੀ ਸਤਿਗੁਰੂ ਪ੍ਰਸਾਦਿ।। _ਲਿਖਤੰ ਜੁਗਾਵਲੀ ਮ:੧।। ਤਿਸੁ ਸਮੇ 
ਬੈਠਾ ਸਮੁੰਦ ਕੀ ਬਰੇਤੀ ਮਹਿੰ ਪਉਣੁ ਅਹਾਰੁ ਕੀਆ, ਨਾਲੇ ਝੰਡਾ ਬਾਢੀ ਬਿਸੀਅਰ ਦੇਸ ਕਾ, 
ਤਿਤੁ ਸਮੇ ਬਿਸਮਾਦੁ ਪੜੀਦਾ ਥਾ, ਆਗੈ ਜੁਗਾਵਲੀ ਚਲੀ। 
੩0 ਮਰਦਾਨੇ ਦੀ ਭੁਖ ਗਵਾਈ 
ਤਬ ਬਾਬਾ ਅਤੇ ਮਰਦਾਨਾ ਓਥਹੁੰ ਰਵਦੇ ਰਹੇ, ਜੋ ਜਾਂਦੇ ਜਾਂਦੇ ਵਡੀ ਉਜਾੜਿ ਵਿਚਿ 
ਜਾਇਪਏ, ਤਬ ਉਥੈ ਕੋਈ ਮਿਲੈਨਾਹੀਂ, ਤਬਿ ਮਰਦਾਨੇ ਨੂੰ ਬਹੁਤੁ ਭੁਖਿ ਲਾਗੀ, ਤਾਂ ਮਰਦਾਨੇ 
ਆਖਿਆ, 'ਸੁਹਾਣਿ ਤੇਰੀ ਭਗਤਿ ਨੂੰ, ਅਸੀਂ ਡੂਮ ਸੇ. ਮੁਲਖ ਦੇ ਟੁਕੜੇ ਮੰਗਿ ਖਾਂਦੇ ਥੇ, 
ਓਥਹੂੰ ਭੀ ਗਵਾਇਆ, ਅਸੀਂ ਤਾਂ ਵਡੀ ਉਜਾੜਿ ਵਿਚਿ ਆਇ ਪੇਇ ਹਾਂ। ਕਦੇ ਖੁਦਾਇ 
ਕਾਢੈ ਤਾ ਨਿਕਲਹਿ, ਹੁਣਿ ਕੋਈ ਸੀਹੁ ਬੁਕਿ ਪਵੈਗਾ ਤਾ ਮਾਰਿ ਜਾਵੈਗਾ”। ਤਬਿ ਬਾਬੇ 
ਆਖਿਆ: 'ਮਰਦਾਨਿਆਂ ! ਤੇਰੇ ਨੇੜੈ ਕੋਈ ਨਹੀਂ ਆਂਵਦਾ, ਪਰ ਤੂ 


`ਹਾ: ਬਾ: ਵਾਲੇ ਨੁਸਖੇ ਦੇ ਉਤਾਰੇ ਵਿਚ ਇਥੋਂ ਔਂਗੇ ਐਉਂ ਲਿਖਿਆ ਹੈ। ਪ੍ਰਿਥਮ ਬਾਬੇ ਉਦਾਸੀ ਕੀਤੀ ਪੂਰਬ ਕੀ: 


ਤਿਤ ਸਮੇਂ ਬੈਠਾ ਥਾ ਸਮੁੰਦਰ ਕੀ ਬਰੇਤੀ ਵਿਚ, ਪਉਣ ਅਹਾਰ ਕੀਆ। ਨਾਲ ਝੰਡਾ ਬਾਢੀ ਥੇ. ਬਿਸੀਅਰ ਦੇਸ ਕਾ, ਤਿਸ 
ਕਉ ਜੁਗਾਵਲੀ ਮਿਲੀ ਪ੍ਰਾਪਤ ਹੋਈ, ਨਗਰ ਛੁਟਾਘਾਟਕਾ। ਤਿਤ ਸਮੇਂ ਬਿਸਮਾਦ ਪੜਦਾ ਥਾ। ਅਗੇ ਜੁਗਾਵਲੀ ਚਲੀ। ਜੁਗਾਵਲੀ 
ਕਾ ਸ਼ਮਾਰ ਸਾਰਾ ਹੀ ਲਿਖਿਆ। ਤਬ ਬਾਬੇ ਦੀ ਖੁਸ਼ੀ ਹੋਈ। ਤਬ ਝੰਡਾ ਬਾਢੀ ਬਿਸੀਅਰ ਦੇਸ ਕਉ ਵਿਦਿਆ ਕੀਤਾ ਝੰਡੇ ਬਾਢੀ 
ਕੀ ਮੰਜੀ ਬਿਸੀਅਰ ਦੇਸ ਵਿਚ ਹੈ। ਬਾਬਾ ਅਤੇ ਮਰਦਾਨਾ ਉਥਹੁ ਰਵਦੇ ਰਹੇ। ਬੋਲਹੁ ਵਾਹਿਗੁਰੂ। ' 


"ਇਥੋਂ ਔਂਗੇ ਜਗਾਵਲੀ ਹੈ। ਏਹ ਜੁਗਾਵਲੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਨਹੀਂ ਹੈ, ਤਾਂ ਤੇ ਇਹ ਗੁਰਬਾਣੀ ਨਹੀਂ। 


5।। 58000 9800 5॥10। 0 ੬00੧ ੧3108।5॥0760011.60।। 


1 

ਉਸੀਅਰੁ`ਹੋਹੁ'। ਆਖਿਓਸੁ: 'ਜੀ ਕਿਉਂ ਕਰਿ ਉਸੀਆਰੁ ਹੋਵਾਂ, ਉਜਾੜਿ ਵਿਚਿ ਆਇ 
ਪਇਆ'। ਤਬ ਬਾਬੇ ਆਖਿਆ: 'ਮਰਦਾਨਿਆਂ ਅਸੀਂ ਉਜਾੜਿ ਵਿਚਿ ਨਾਹੀਂ, ਅਸੀਂ ਵਸਦੀ 
ਵਿਚਿ ਹਾਂ, ਜਿਥੇ ਨਾਉ ਚਿਤਿ ਆਂਵਦਾ ਹੈ'। ਓਥੈ ਬਾਬੇ ਸਬਦੁ ਬੋਲਿਆ। ਰਾਗੁ ਆਸਾ 
ਵਿਚਿ ਮ: ੧।। 
ਦੇਵਤਿਆ ਦਰਸਨ ਕੇ ਤਾਈ ਦੂਖ ਭੂਖ ਤੀਰਥ ਕੀਏ।। ਜੋਗੀ ਜਤੀ ਜੁਗਤਿ ਮਹਿ ਰਹਤੇ 
ਕਰਿ ਕਰਿ ਭਰਵੇ ਭੇਖ ਭਏ। ।੧।। ਤਉ ਕਾਰਣਿ ਸਾਹਿਬਾ ਰੰਗਿ ਰਤੇ।। ਤੇਰੇ ਨਾਮ ਅਨੇਕਾ 
ਰੂਪ ਅਨੰਤਾ ਕਹਣੁ ਨ ਜਾਹੀ ਤੇਰੇ ਗੁਣ ਕੇਤੇ।।੧।। ਰਹਾਉ। ਦਰ ਘਰ ਮਹਲਾ ਹਸਤੀ 
ਘੋੜੇ ਛੋਡਿ ਵਿਲਾਇਤ ਦੇਸ ਗਏ।। ਪੀਰ ਪੇਕਾਂਬਰ ਸਾਲਿਕ ਸਾਦਿਕ ਛੋਡੀ ਦੁਨੀਆ ਥਾਇ 
ਪਏ।।੨।। ਸਾਦ ਸਹਜ ਸੁਖ ਰਸ ਕਸ ਤਜੀਅਲੇ ਕਾਪੜ ਛੋਡੇ ਚਮੜ ਲੀਏ।। ਦੁਖੀਏ 
ਦਰਦਵੰਦ ਦਰਿ ਤੇਰੇ ਨਾਮਿ ਰਤੇ ਦਰਵੇਸ ਭਏ।। ਖਲੜੀ ਖਪਰੀ ਲਕੜੀ ਚਮੜੀ ਸਿਖਾ ਸੂਤ੍ਰ 
ਧੋਤੀ ਕੀਨੀ।। ਤੂੰ ਸਾਹਿਬ ਹਉ ਸਾਂਗੀ ਤੇਰਾ ਪ੍ਰਣਵੈ ਨਾਨਕੁ ਜਾਤਿ ਕੈਸੀ। ।੪। ।੧।।੩੩। । 

ਤਬਿ ਬਾਬੇ ਆਖਿਆ: 'ਮਰਦਾਨਿਆ ! ਸਬਦੁ ਚਿਤਿ ਕਰਿ, ਤਉ ਬਾਝੂ ਬਾਣੀ ਸਰਿ 
ਨਾਹੀ ਆਵਦੀ'। ਤਬਿ ਗੁਰੂ ਬਾਬੇ ਆਖਿਆ: 'ਮਰਦਾਨਿਆ ! ਰਬਾਬੁ ਵਜਾਇ'। ਤਬ 
ਮਰਦਾਨੇ ਆਖਿਆ: 'ਜੀ ਮੇਰਾ ਘਟੁ ਭੁਖ ਦੇ ਨਾਲਿ ਮਿਲਿ ਗਇਆ ਹੈ; ਮੈਂ ਇਹ 
ਰਬਾਬੁ ਵਜਾਇ ਨਾਹੀ ਸਕਦਾ'। ਤਬ ਬਾਬੈ ਆਖਿਆ: ਮਰਦਾਨਿਆਂ ! ਚਲੁ ਪਿਛੈ ਕਿਸੈ 
ਵਸਦੀ ਜਾਹਾਂ'। 

'ਅਜੀ ਮੈਂ ਵਸਦੀ ਭੀ ਨਹੀ ਜਾਇ ਸਕਦਾ, ਮੇਰਾ ਭੁਖ ਨਾਲਿ ਘਟੁ ਮਿਲਿ ਗਇਆ ਹੈ, 


ਹਉਂ ਮਰਦਾ ਹਾਂ`। 


"ਹਾ: ਬਾ: ਵਾਲੇ ਨੁਸਖੇ ਦੇ ਉਤਾਰੇ ਵਿਚ ਪਾਠ 'ਹੋਸਿਆਰ' ਹੈ। 


5।। 58000 9800 5॥10। 0 ੬00੧ ੧3108।5॥0੫6011.60।। 


92 

ਤਬਿ ਬਾਬੇ ਆਖਿਆ: 'ਮਰਦਾਨਿਆਂ ! ਹਉਂ ਤੈਨੂੰ ਆਈ ਬਿਨਾ ਮਰਣਿ ਨਾਹੀ ਦੇਂਦਾ, 
ਉਸੀਆਰੁ'ਹੋਹੁ'। ਤਬਿ ਮਰਦਾਨੇ ਆਖਿਓਸੁ: 'ਜੀ ਹਉ ਕਿਉਂ ਕਰਿ ਉਸੀਆਰੁ ਹੋਵਾਂ? 
ਹਉ ਮਰਦਾ ਹਾਂ, ਜੀਵਣੈ ਦੀ ਗਲਿ ਰਹੀ'। ਤਬ ਮਰਦਾਨੇ ਆਖਿਆ: 'ਜੀ ਮੇਨੂੰ ਦੁਖ ਨ 
ਦੇਇ”। ਤਾਂ ਬਾਬੇ ਆਖਿਆ: 'ਮਰਦਾਨਿਆਂ ! ਇਸ ਰੁਖੁ ਦੇ ਫਲ ਖਾਹਿ, ਪਰੁ ਰਜਿ ਕੈ 
ਖਾਹਿ, ਜਿਤਨੇ ਖਾਇ ਸਕਦਾ ਹੈਂ, ਪਰ ਹੋਰੁ ਪਲੈ ਬੰਨਿ ਨਾਹੀਂ । ਤਬਿ ਮਰਦਾਨੇ ਆਖਿਆ; 
'ਜੀ ਭਲਾ ਹੋਵੇ'। ਤਾਂ ਮਰਦਾਨਾ ਲਗਾ ਖਾਣਿ, ਫਲਾਂ ਕਾ ਸੁਆਦ ਆਇਓਸੁ ਆਬੈਂ 'ਹੋਵੈ 
ਤਾਂ ਸਭੈ ਖਾਇ ਲਈ, ਫਿਰਿ ਹਥਿ ਆਵਨਿ ਕਿ ਨਾ ਆਵਨ। ਕੁਛ ਪਲੈ ਭੀ ਬੰਨਿ ਲੇਈ, 
ਮਤੁ ਹਥਿ ਆਵਨਿ ਕਿ ਨਾ ਆਵਨ। ਤਬਿ ਮਰਦਾਨੇ ਆਖਿਆ: 'ਭੁਖ ਲਗੈਗੀ ਤਾਂ ਖਾਵਾਂਗਾ 
ਮਰਦਾਨੇ ਪਲੈ ਭੀ ਬੰਨਿ ਲਏ। ਜਾਂਦੇ ਜਾਂਦੇ ਮਰਦਾਨੇ ਫਿਰ£ ਭੁਖ ਲਗੀ ਤਾਂ ਆਖਿਓਸੁ 
'ਕੁਛੁ ਖਾਵਾਂ`। ਜਾਂ ਮੁਹਿ ਪਾਏ ਤਾਂ ਉਤੇ ਵੇਲੈ ਢਹਿ ਪਇਆ। ਤਦ ਬਾਬੇ ਆਖਿਆ: 'ਕਿਆ 
ਹੋਆ ਵੇ ਮਰਦਾਨਿਆ ?' 'ਜੀਉ ਪਾਤਿਸਾਹ ! ਤੁਧੁ ਆਖਿਆ ਸੀ ਜੋ ਖਾਹਿ ਸੋ ਖਾਹਿ, ਵਧਦੇ 
ਪਲੈ ਬੰਠਿ ਨਾਹੀ, ਮੈਂ ਆਖਿਆ ਕੁਛ ਪਲੈ ਭੀ ਬੰਨਿ ਲਈ, ਮਤ ਹਥਿ ਆਵਨਿ ਕਿ ਨਾ 
ਆਵਨਿ, ਸੋ ਮੈਂ ਮੁਹਿ ਪਾਏ ਸਿਨਿ, ਮੇਰਾ ਏਹ ਹਵਾਲੁ ਹੋਇ ਗਇਆ'। ਤਬਿ ਬਾਬੇ 
ਆਥਿਆ: 'ਮਰਦਾਨਿਆ ! 


`ਹਾ: ਬਾ: ਨੁ ਵਿਚ 'ਆਈ ਬਿਨਾਂ` ਦੀ ਥਾਂ ਪਾਠ ਹੈ'ਇਉ' 

ਦੋਹ: ਬਾ: ਨ: ਵਿਚ ਪਾਠਾਂਤ੍ਰ 'ਹੁਸਿਆਰ' ਹੈ। 

“9 ਮਰਦਾਨੇ ਆਖਿਆ ਜੀ ਮੈਨੂੰ ਦੁਖ ਨਾ ਦੇਇ' ਹਾ: ਬਾ: ਨੁ: ਦਾ ਪਾਠ ਹੈ। 
'ਆਖੇ' ਦੀ ਥਾਂ ਹਾ: ਬਾ: ਨੁ: ਵਿਚ 'ਜਾਣੈ' ਪਾਠ ਹੈ। 
'ਜਾਂਦੇ ਜਾਂਦੇ ਪਾਠ ਹਾ: ਬਾ: ਨੂ: ਦਾ ਹੈ। 

ਹਾ: ਬਾ: ਨੁ: ਦਾ 'ਫਿਰਿ' ਪਾਠ ਹੈ। 


੪ 
੫ 
੬ 


5।। 58000 9800 5॥10। 0 ੬00੧ ੧3108।5॥0760011.60।। 


93 

ਤੁਧੁ ਬੁਰਾ ਕੀਤਾ ਸੀ ਜੋ ਮੁਹਿ ਪਾਏ ਸਨਿ, ਏਹੁ ਬਿਖ ਫਲ ਸਨਿ. ਪਰ ਬਚਨ _ਕਰਕੈ 
ਅੰਮ੍ਰਿਤ ਫਲ ਹੋਇ ਸਨ'। ਤਬ ਬਾਬੈ ਮਥੈ ਉਪਰਿ ਪੈਰੁ ਰਖਿਆ, ਤਬ ਚੰਗਾ ਭਲਾ ਹੋਆ, 
ਉਠਿ ਬੈਠਾ। ਤਬਿ ਮਰਦਾਨੇ ਆਖਿਆ: 'ਸੁਹਾਣੁ ਤੇਰੀ ਭਗਤਿ ਨੂੰ ਅਤੇ ਤੇਰੀ ਕਮਾਈ ਨੂੰ 
ਅਸੀ ਤਾਂ ਡੂਮਿ ਮੰਗਿ ਪਿਨਿ ਖਾਧਾ ਲੌੜਹਾਂ। ਤੂੰ _ਅਤੀਤੁ ਮਹਾਂਪੁਰਖੁ ਖਾਹਿ ਪੀਵਹਿ 
ਕਿਛੁ ਨਾਹੀ, ਅਤੇ ਵਸਦੀ ਵੜੇ ਨਾਹੀ, ਹਉਂ ਕਿਉਂ ਕਰਿ ਤੁਧੁ ਨਾਲਿ ਰਹਾਂ ? ਅਸਾਂ 
ਵਿਦਾ ਕਰਿ'। ਤਬਿ ਬਾਬੇ ਆਖਿਆ: 'ਮਰਦਾਨਿਆਂ ! ਮੇਰੀ ਬਹੁਤ ਖੁਸੀ ਹੈ ਤੁਧੁ ਉਪਰਿ 
ਕਿਉਂ ਵਿਦਾ ਮੰਗਦਾ ਹੈ ਮੇਥਾਵਹੁ'। ਤਬਿ ਮਰਦਾਨੇ ਆਖਿਆ: 'ਸੁਹਾਣੁ ਤੇਰੀ ਖੁਸੀ ਨ 
ਪਰੁ ਮੇਰੀ ਵਿਦਾ ਕਰਿ, ਹਉ ਆਪਣੇ ਘਰਿ ਜਾਵਾਂ`। ਤਬ ਬਾਬੇ ਆਖਿਆ: 'ਮਰਦਾਨਿਆਂ ! 
ਕਿਵੈਂ ਰਹੈਂ ਭੀ ?' ਮਰਦਾਨੇ ਆਖਿਆ: 'ਹਉ ਤਾਂ ਰਹਾਂ ਜੇ ਮੇਰੀ ਭੁਖ ਗਵਾਵਹਿ, ਜੋ ਤੇਰਾ 
ਅਹਾਰੁ ਹੋਵੇ, ਸੋ ਮੇਰਾ ਹੋਵੇ, ਸੋ ਮੇਰਾ ਅਹਾਰ ਕਰਹਿ'। ਜੋ ਤੂ ਏਹਾ ਕੰਮੁ ਕਰਹਿ ਤਾਂ ਤੇਰੇ 
ਨਾਲਿ ਰਹਾਂ। ਜਾਂ ਏਹੁ” ਬਚਨ ਕਰਹਿ, ਜੋ_ਮੇਰੇ ਕਰਮ ਭੀ ਨਾ ਬੀਚਾਰਹਿ ਤਾਂ ਹਉ ਤੇਰੇ 
ਨਾਲੇ ਰਹਾਂ, ਜੇ ਇਹੁ ਤੂ ਕੰਮੁ ਕਰੇ ਨਾਹੀਂ ਤਾਂ ਮੇਨੂੰ ਵਿਦਾ ਕਰਿ'। ਤਬਿ ਗੁਰੂ ਬਾਬੇ 
ਆਖਿਆ: 'ਜਾਹਿ ਵੇ ਮਰਦਾਨਿਆਂ ! ਤੂੰ ਦੀਨ ਦੁਨੀਆ ਨਿਹਾਲੁ ਹੋਆ'। ਤਬਿ ਮਰਦਾਨਾ 
ਉਭਰਿ ਪੈਰੀਂ ਪਇਆ, ਗੁਰੂ ਬਾਬੇ ਇਤਨੀਆਂ ਵਸਤੂ ਦਿੱਤੀਆਂ, ਮੱਥਾ ਚੁਕਦਿਆਂ" ਨਾਲਿ 
ਅਗਮ ਨਿਗਮ ਕੀ ਸੋਝੀ ਹੋਇ ਆਈ, ਤਾਂ ਮਰਦਾਨਾ ਬਾਬੇ ਨਾਲਿ ਲਗਾ ਫਿਰਣਿ। ਤਬ 
ਉਦਾਸੀ ਕਰਕੇ ਘਰ ਆਏ”। 


॥0; ॥2%> 


॥੨੧ 


ਸੋ ਮੇਰਾ ਅਹਾਰ ਕਰਹਿੰ` ਹਾ: ਬਾ: ਨੂ: ਵਿਚ ਹੈ ਨਹੀਂ। 
ਜਾਂ ਏਹ` ਦੀ ਥਾਂ ਹਾ: ਬਾ: ਨੁ: ਵਿਚ ਪਾਠ 'ਜੋ ਇਹ ਭੀ” ਹੈ। 
ਤਹਾ: ਬਾ: ਨੂ: ਵਿਚ ਪਾਠ ਹੈ 'ਟੇਕਦਿਆਂ'। 

₹,ਤਬ ਆਏ' ਹਾ: ਬਾ: ਨੁਸਖੇ ਦਾ ਪਾਠ ਹੈ। 


5।। 58000 9800 5॥10। 0 ੬00੧ ੧3108।5॥0760011.60।। 


94 


੩੧. ਮਾਤਾ ਪਿਤਾ ਜੀ ਨਾਲ ਮੇਲ 

ਜਬਿ ਉਦਾਸੀ ਕਰਿਕੇ ਆਏ ਬਾਰਹੀਂ ਬਰਸੀਂ ਤਬਿ ਆਇ ਕਰਿ ਤਿਲਵੰਡੀ ਤੇ ਕੋਸ 
ਦੁਇ ਬਾਹਰਿ ਆਇ ਬੈਠੇ ਉਜਾੜਿਵਿਚਿ। ਤਬਿ ਘੜੀ ਇਕੁ ਸਸਤਾਇ ਕਰਿ ਮਰਦਾਨੇ 
ਅਰਜੁ ਕੀਤੀ ਜੋ 'ਮੇਨੂੰ ਹੁਕਮ ਹੋਵੈ ਤਾਂ ਘਰਿ ਜਾਵਾਂ, ਘਰਿ ਕੀ ਖਬਰਿ ਲੈ ਆਵਾਂ, ਦਿਖਾਂ 
ਅਸਾਡੇ ਆਦਮੀ ਕਿਉਂ ਕਰਿ ਹੈਨਿ, ਕੋਈ ਰਹਿਆ ਹੈ ਕਿ ਕੋਈ ਨਾਹੀਂ ਰਹਿਆ' ਤਬਿ ਬਾਬਾ 
ਹਸਿਆ, ਹਸਿ ਕਰਿ ਕਹਿਆ: 'ਮਰਦਾਨਿਆਂ ! ਤੇਰੇ ਆਦਮੀ ਮਰੇਂਗੇ ਤੂ ਸੰਸਾਰੁ ਕਿਉਂ ਕਰਿ 
ਰਖਹਿਗਾ ? ਪਰ ਤੇਰੇ ਆਤਮੈ ਆਵਦੀ ਹੈ ਤਾਂ ਤੂੰ ਜਾਹਿ, ਮਿਲਿ ਆਉ, ਪਰੁ ਤੁਰਤੁ ਆਈਂ 
ਅਤੈ ਕਾਲੂ ਦੇ ਘਰਿ ਭੀ” ਜਾਵੈ. ਅਸਾਡਾ ਨਾਉਂ ਲਈ ਨਾਹੀ'। ਤਬਿ ਮਰਦਾਨਾ ਪੈਰੀਂ ਪੈਇ 
ਕਰਿ ਗਇਆ। ਤਲਵੰਡੀ ਆਇਆ, ਜਾਇ ਘਰਿ ਵਰਿਆ, ਤਬਿ ਲੋਕੁ ਬਹੁਤੁ ਜੁੜਿ 
ਗਏ, ਸਭ ਕੋਈ ਆਇ ਪੈਰੀ ਪਵੈ, ਅਤੇ ਸਭ ਲੋਕ ਆਖਿਨਿ: ਜੋ ਮਰਦਾਨਾ ਡੂਮ ਹੈ, 
ਪਰੁ ਨਾਨਕ ਕਾ ਸਾਇਆ ਹੈ, ਏਹੁ ਓਹੁ ਨਾਹੀਂ, ਸੰਸਾਰ ਤੇ ਵਧਿ ਹੋਆ ਹੈ'। ਜੋ _ਆਂਵਦਾ 
ਹੈ ਸੋ ਆਇ ਪੇਰੀਂ ਪਵਦਾ ਹੈ। ਤਬ ਮਰਦਾਨੇ ਘਰੁ ਬਾਰੁ ਦੇਖਿ ਕਰਿ ਕਾਲੂ ਦੇ ਵੇੜੇ ਵਿਚ 
ਗਇਆ, ਜਾਇ ਬੈਠਾ, ਤਬ ਬਾਬੇ ਦੀ ਮਾਤਾ 


"ਹਾ ਬਾ: ਨੂ: ਵਿਚ ਪਾਠ ਹੈ 'ਤਾ ਅਸੀਂ ਸੰਸਾਰ ਕਿਉਂ ਕਰ ਰਖੇਂਗੇ'। 
`ਤੇ 'ਕਾਲੂ' ਨਿਰਾ ਕਹਿਣਾ, ਸਤਿਕਾਰ ਦੀ ਕਮੀ ਜਾਪਦੀ ਹੈ, ਪਰ ਇਹ ਉਕਾਈ ਲੇਖਕ ਦੀ ਹੈ; ਕਿਉਂਕਿ ਜਦ ਏਸੇ ਥਾਂ 


ਬੈਠਿਆਂ ਨੂੰ ਬਾਬਾ ਕਾਲੂ ਗੁਰੁ ਜੀ ਨੂੰ ਆ ਮਿਲਿਆ ਤਾਂ ਗੁਰੁ ਜੀ ਨੇ ਉਠਕੇ ਆਪਣੇ ਪਿਤਾ ਨੂੰ ਮੱਥਾ ਟੇਕਿਆ ਇਸੇ ਸਾਖੀ ਵਿਚ 
ਲਿਖਿਆ ਹੈ। ਸੋ ਜੋ ਕਰਨੀ ਵਿਚ ਐਨਾ ਸਤਿਕਾਰ ਪਿਤਾ ਦਾ ਕਰਦੇ ਸਨ, ਉਹ ਕਹਿਣੀ ਵਿਚ ਕਦ ਕਸਰ ਰੱਖ ਸਕਦੇ ਸਨ। 


ਤਫ਼ਜਾਬਾਦੀ ਨੁਸਖੇ ਵਿਚ 'ਭੀ' ਹੈ ਨਹੀਂ ਤੇ 'ਪਰ” ਵਾਧੂ ਹੈ। ਐਉਂ ਹੈ ਪਾਠਾਂ: 'ਘਰ ਜਾਵੈ ਪਰ ਅਸਾਡਾ ਨਾਉਂ ਲਈਂ 
ਨਾਹੀ ਜਿਸ ਦਾ ਅਰਥ ਇਹ ਹੈ ਕਿ ਜੇ ਤੂੰ ਕਾਲੂ ਏ ਘਰ ਜਾਵੇ ਤਾਂ। 


$ਹਾ: ਬਾ: ਨੂ: ਵਿਚ ਹੈ 'ਆਇਆ ਹੈ।' 


5।। 58000 9800 5॥10। 0 ੬00੧ ੧3108।5॥0760011.60।। 


95 

ਉਭਰਿ ਗਲੇ ਨੂੰ ਚਮੜੀ। ਲਗੀ ਬੈਰਾਗੁ ਕਰਣਿ। ਬੈਰਾਗ ਕਹਿਕੈ ਆਖਿਓਸੁ: 'ਮਰਦਾਨਿਆਂ ! 
ਕਿਥਾਊ ਨਾਨਕ ਦੀ ਖਬਰਿ ਦੇਹ'। ਤਬ ਸਾਰੇ ਵੇਹੜੇ ਦੇ ਲੋਕ ਜੁੜਿ ਗਏ”। ਸਭ ਲੋਕ 
ਪੁਛਣਿ ਲਾਗੇ। ਤਾਂ ਮਰਦਾਨੇ ਆਖਿਆ: 'ਭਾਈ ਵੇ ! ਜਾਂ ਬਾਬਾ ਸੁਲਤਾਨਿ ਪੁਰਿ ਆਹਾ ਤਾਂ 
ਡੂਮੁ' ਨਾਲੇ ਆਹਾ, ਫਿਰਿ ਮੈਨੂੰ ਪਿਛਲੀ ਖਬਰਿ ਨਾਹੀਂ। ਤਬ ਘੜੀ ਇਉ ਬੈਠਿ ਕਰਿ 
ਮਰਦਾਨਾ ਉਠਿ ਚਲਿਆ ਤਬਿ ਬਾਬੇ ਦੀ ਮਾਤਾ ਆਖਿਆ: 'ਭਾਈ ਵੇ ! ਏਹੁ ਜੋ 
ਤੁਰਤੁ ਵੇਹੜੇ ਵਿਚਹੁ ਜੋ ਗਇਆ, ਸੋ ਖਾਲੀ ਨਾਹੀ'। ਤਾਂ ਮਾਤਾ ਉਠਿ ਖੜੀ ਹੋਈ, ਕੁਛ 
ਕਪੜੇ, ਕੁਛ _ਮਿਠਿਆਈ ਲੇ ਕਰਿ ਪਿਛਹੁ ਆਇ ਮਰਦਾਨੇ ਨੂੰ ਆਇ” ਮਿਲੀ। ਤਾਂ 
ਆਥਿਓਸੁ: 'ਮਰਦਾਨਿਆਂ ! ਮੇਨੂੰ ਨਾਨਕੁ ਮਿਲਾਇ'। ਤਾਂ ਮਰਦਾਨਾ ਚੁਪ ਕਰਿ ਰਹਿਆ। 
ਓਥਹੁੰ ਚਲੇ, ਆਂਵਦੇ ਆਂਵਦੇ ਜਾਂ_ਕੋਹਾਂ ਦੁਹੁੰ ਉਪਰਿ ਆਇ ਤਾਂ ਬਾਬਾ ਬੈਠਾ ਹੈ, ਤਬ ਬਾਬੇ 
ਡਿਠਾ ਜੋ ਮਾਤਾ ਤੇ ਮਰਦਾਨਾ ਆਏ, ਤਬ ਬਾਬਾ ਆਇ ਕਰਿ ਪੇਰੀਂ ਪਇਆ, ਤਾਂ ਮਾਤਾ 
ਲਗੀ _ ਬੈਰਾਗੁ __ਕਰਣਿ, _ ਸਿਰਿ _ਚੁਮਿਓਸੁ। _ਆਖਿਓਸੁ: _ 'ਹਉ ਵਾਰੀ _ ਬੇਟਾ 
ਹਉ ਤੁਧੁ ਵਿਟਹੁ ਵਾਰੀ, ਤੇਰੇ ਨਾਉ ਵਿਟਹੁ ਵਾਰੀ, ਤੇਰੇ ਦਰਸਨ ਵਿਟਹੁ ਵਾਰੀ, ਜਿਥੈ 
ਤੂ ਫਿਰਦਾ ਹੈ ਤਿਸ ਥਾਉਂ ਵਿਟਹੁ ਵਾਰੀ, ਤੁਧੁ ਨਿਹਾਲੁ ਕੀਤੀ, ਮੈਨੂੰ 


'ਪਠਾਂਤਰ ਹੈ 'ਦੇ ਹੈ'। 

ਦੋਹਾ: ਬਾ: ਨੁਸਖੇ ਵਿਚ ਦਾ ਪਾਠ ਹੈ 'ਜੁੜਿ ਗਏ'। 

੨ੋਹਾ: ਬਾ: ਵਾਲੇ ਨੁਸਖੇ ਵਿਚ 'ਡੂਮ' ਦੀ ਥਾਂ ਪਾਠ 'ਮੈਂ' ਹੈ। 

ਦੰਦੇ ਚਾਰ ਸਤਰਾਂ ਔਂਗੇ ਚਲ ਕੇ ਮਾਤਾ ਮਰਦਾਨੇ ਨੂੰ ਫੇਰ ਪੁਛਦੀ ਹੈ ਕਿ ਮੈਨੂੰ ਨਾਨਕ ਮਿਲਾਇ, ਤਾਂ ਮਰਦਾਨਾ ਜਵਾਬ 


ਨਹੀਂ ਦੇਂਦਾ ਚੁਪ ਕਰ ਰਹਿੰਦਾ ਹੈ, ਉਸ ਤੋਂ ਪਤਾ ਲਗਦਾ ਹੈ ਕਿ ਮਰਦਾਨਾ ਇਸ ਵੇਲੇ ਵੀ ਚੁਪ ਹੀ ਰਿਹਾ ਹੈ ਉਸ ਨੇ ਟਾਲਵਾਂ 
ਜਵਾਬ ਨਹੀਂ ਦਿਤਾ। ਇਹ ਚਤੁਰਤਾ ਕਿਸੇ ਉਤਾਰੇ ਕਰਨ ਵਾਲੇ ਦੀ ਹੈ, ਅਸਲ ਕਰਤਾ ਦੀ ਪੋਥੀ ਵਿਚ ਨਹੀਂ ਹੋਣੀ। 


ਹਾ: ਬਾ: ਵਾ: ਨੁਸਖੇ ਵਿਚ 'ਆਇ' ਪਾਠ ਦੋਹੀਂ ਥਾਈਂ ਨਹੀਂ ਹੈ। 


5।। 58000 9800 5॥10। 0 ੬00੧ ੧3108।5॥0760011.60।। 


96 

ਆਪਣਾ ਮੁਹੁ ਵਿਖਾਲਿਓ'। ਤਬ ਬਾਬਾ ਮਾਤਾ ਕਾ ਹੇਤੁ ਦੇਖਿ ਕਰਿ ਗੁਦਗੁਦ' ਹੋਇ ਗਇਆ। 
ਲਗਾ ਬੈਰਾਗੁ _ਕਰਣਿ. ਬੈਰਾਗ _ਕਰਿਕੈ ਹਸਿਆ, ਤਾਂ ਬਾਬੇ ਆਖਿਆ: 'ਮਰਦਾਨਿਆ ! 
ਰਬਾਬੁ ਵਜਾਇ' ਤਾਂ ਮਰਦਾਨੇ ਰਬਾਬੁ ਵਜਾਇਆ, ਬਾਬੇ ਸਬਦੁ ਕੀਤਾ:- 

ਰਾਗੁ ਵਡਹੰਸੁ ਮਹਲਾ ੧ ਘਰੁ ੧।। 
ਅਮਲੀ _ਅਮਲੁ ਨ ਅੰਬੜੇ ਮਛੀ ਨੀਰੁ ਨ ਹੋਇ।। ਜੋ ਰਤੇ ਸਹਿ ਆਪਣੈ ਤਿਨ 
ਭਾਵੈ ਸਭੁ ਕੋਇ।।੧।। ਹਉ ਵਾਰੀ ਵੰਵਾ ਖੰਨੀਐ ਵੰਵਾ ਤਵੁ ਸਾਹਿਬ ਕੈ ਨਾਵੈ।।੧।। 
ਰਹਾਉ।। ਸਾਹਿਬੁ ਸਫਲਿਓ ਰੁਖੜਾ ਅੰਮ੍ਰਿਤ ਜਾਕਾ ਨਾਉ।। ਜਿਨਿ ਪੀਆ ਤੇ ਤ੍ਰਿਪਤਿ ਭਏ 
ਹਉ ਤਿਨ ਬਲਿਹਾਰੈ ਜਾਉ।।੨।। ਮੇਕੀ ਨਦਰਿ ਨ ਆਵਹੀ ਵਸਹਿ ਹਭੀਆਂ ਨਾਲਿ। । 
ਤਿਖਾ ਤਿਹਾਇਆ ਕਿਉ ਲਹੈ ਜਾ ਸਰ ਭੀਤਰਿ ਪਾਲਿ।। ਨਾਨਕੁ ਤੇਰਾ ਬਾਣੀਆ 
ਤੂ ਸਾਹਿਬੁ ਮੋ ਰਾਸਿ।। ਮਨ ਤੇ ਧੋਖਾ ਤਾ ਲਹੈ ਜਾ ਸਿਫਤਿ ਕਰੀ ਅਰਦਾਸਿ। ।੪।।੧।। 

ਤਬ ਫਿਰਿ ਮਾਤਾ ਕਪੜੇ ਮਿਠਿਆਈ ਆਗੈ ਰਖੀ। ਤਬਿ ਮਾਤਾ ਆਖਿਆ: 'ਬਚਾ ! 
ਤੂ ਖਾਹਿ'। ਤਾਂ ਬਾਬੇ ਆਖਿਆ: 'ਮਾਤਾ ਹਉ ਰਜਿਆਂ ਹਾਂ'। ਤਾਂ ਮਾਤਾ ਆਖਿਆ : 'ਬੇਟਾ ! 
ਤੂੰ ਕਿਤੁ ਖਾਧੈ ਰਜਿਆ ਹੈਂ _?' ਤਬ ਸ੍ਰੀ ਗੁਰੂ ਬਾਬੇ ਆਖਿਆ: 'ਮਰਦਾਨਿਆਂ ! 


ਰਬਾਬੁ _ਵਜਾਇ' ਤਾਂ ਮਰਦਾਨੇ _ਰਬਾਬੁ ਵਜਾਇਆ, ਬਾਬੇ ਸਬਦੁ ਕੀਤਾ ਰਾਗੁ ਸਿਰੀ 
ਰਾਗੁ ਵਿਚ ਮ: ੧- 

ਸਭਿ ਰਸਿ ਮਿਠੇ ਮੰਨਿਐ ਸਾਲੋਣੇ।। ਖਟ ਤੁਰਸੀ ਮੁਖਿ ਬੋਲਣਾ ਮਾਰਣ ਨਾਦ ਕੀਏ।। ਛਤੀਹ 
ਅੰਮ੍ਰਿਤ ਭਾਉ ਏਕੁ ਜਾਕਉ ਨਦਰਿ ਕਰੇਇ। ।੧।। ਬਾਬਾ ਹੋਰੁ ਖਾਣਾ ਖੁਸੀ 


੧ 
ਭਾਵ 'ਗਦਗਦ' । 


5।। 58000 9800 5॥10। 0 ੬00੧ ੧3108।5॥0760011.60।। 


97 

ਖੁਆਰੁ। । ਜਿਤੁ ਖਾਧੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ।।੧।। ਰਹਾਉ। । 

ਤਬ ਫਿਰਿ ਮਾਤਾ ਕਹਿਆ: 'ਇਹੁ ਖਿਲਕਾ' ਗਲਹੁ ਉਤਾਰਿ, ਨਵੈ ਕਪੜੇ ਪਹਿਰੁ'। 

ਤਬਿ ਬਾਬੇ ਪਉੜੀ ਦੂਜੀ ਆਖੀ 
ਰਤਾ ਪੈਨਣ ਮਨੁ ਰਤਾ ਸੁਪੇਦੀ ਸਤੁ ਦਾਨੁ।। ਨੀਲੀ ਸਿਆਹੀ ਕਦਾ ਕਰਣੀ ਪਹਿਰਣੁ ਪੈਰ 
ਧਿਆਨੁ।। ਕਮਰਬੰਦੁ ਸੰਤੋਖ ਕਾ ਧਨ ਜੋਬਨੁ ਤੇਰਾ ਨਾਮੁ।।੨।। ਬਾਬਾ ਹੋਰੁ ਪੈਨਣੁ ਖੁਸੀ 
ਖੁਆਰੁ। । ਜਿਤੁ _ਪੇਧੇ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ।।੧।। ਰਹਾਉ। । 

ਤਬਿ ਬਾਬੇ ਕਾਲੂ ਨੂੰ ਖਬਰਿ ਹੋਈ। ਤਾਂ ਕਾਲੂ ਘੋੜੇ ਚੜਿ ਕਰਿ ਆਇਆ। ਜਾਂ 
ਆਇਆ, ਤਾ ਬਾਬਾ ਜੀ ਆਇ ਪੈਰੀ ਪਇਆ, ਨਮਸਕਾਰੁ ਕੀਤੋਸੁ। ਪਰਦੱਂਖਣਾ ਦੇਕਰ ਬੈਠ 
ਗਏਂ। ਤਬ ਕਾਲੂ ਲਾਗਾ ਬੈਰਾਗੁ ਕਰਣਿ। ਤਬ ਕਾਲੂ ਕਹਿਆ: 'ਨਾਨਕ ! ਤੂ ਘੋੜੈ ਚੜਿ 
ਕੇ ਘਰਿ ਚਲੁ'। ਤਬ ਗੁਰੂ ਨਾਨਕ ਕਹਿਆ: 'ਪਿਤਾ ਜੀ ! ਘੋੜੇ ਮੇਰੇ ਕੰਮਿ ਨਾਹੀਂ ਆਂਵਦੇ'। 
ਤਬ ਗੁਰੂ ਪਉੜੀ ਤੀਜੀ ਆਖੀ- 
ਘੋੜੇ ਪਾਖਰ ਸੁਇਨੇ ਸਾਖਤਿ ਬੁਝਣੁ ਤੇਰੀ ਵਾਟ।। ਤਤਰਕਸ ਤੀਰ ਕਮਾਣ ਸਾਂਗ ਤੇਗ ਬੰਦ 
ਗੁਣ ਧਾਤੁ।। ਵਾਜਾ ਨੇਜਾ ਪਤਿ ਸਿਉ ਪਰਗਟੁ ਕਰਮੁ ਤੇਰਾ ਮੇਰੀ ਜਾਤਿ।।੩।। ਬਾਬਾ 
ਹੋਰੁ ਚੜਨਾ ਖੁਸੀ ਖੁਆਰੁ। । ਜਿਤੁ ਚੜਿਐ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ। ।੧।। 
ਰਹਾਉ। । 


`'ਜਿਸ ਨੂੰ ਅਜ ਕਲ 'ਖਿਲਤਾ' ਕਹਿੰਦੇ ਹਨ. ਇਕ ਪ੍ਰਕਾਰ ਦੀ ਲੰਮੀ ਕਫਨੀ। 
“ਪਰਦੱਖਣਾ ਦੇਕਰ ਬੈਠ ਗਏ ਇਹ ਪਾਠ ਹਾ: ਬਾ: ਨੁਸਖੇ ਦਾ ਹੈ। 


5।। 58000 9800 5॥10। 0 ੬00੧ ੧3108।5॥0੫6011.60।। 


98 

ਤਬ ਫਿਰਿ ਕਾਲੂ ਕਹਿਆ: 'ਬੌਂਚਾ। ਤੂ ਇਕ ਵਾਰੀ ਘਰਿ ਚਾਲੂ. ਨਵੈਂ ਘਰਿ ਉਸਰੇ 
ਹੈਨਿ; ਤੂੰ ਵੇਖੁ ਚਿਰ ਪਿਛੋਂ ਆਇਆਹੈਂ, ਤੇਰਾ ਪਰਵਾਰ ਹੈ, ਤੂ ਮਿਲਿ ਬਹੁ, ਅਤੇ ਜੇ 
ਤੁਧੁ ਭਾਵਸੀ ਤਾ ਫੇਰਿ ਜਾਵੈ'। ਤਬਿ ਫਿਰਿ ਬਾਬੇ ਚਉਥੀ ਪਉੜੀ ਆਖੀ:- 
ਘਰ ਮੰਦਰ ਖੁਸੀ ਨਾਮ ਕੀ ਨਦਰਿ ਤੇਰਾ ਪਰਵਾਰੁ।। ਹੁਕਮੁ ਸੋਈ ਤੁਧੁ _ਭਾਵਸੀ 
ਹੋਰੁ ਆਖਣੁ ਬਹੁਤੁ ਅਪਾਰੁ।। ਨਾਨਕ ਸਚਾ ਪਾਤਿਸਾਹੁ ਪੂਛਿ ਨ ਕਰੈ ਬੀਚਾਰੁ।।੪।। ਬਾਬਾ 
ਹੋਰੁ _ਸਉਣਾ ਖੁਸੀ _ਖੁਆਰੁ।। _ ਜਿਤੁ _ਸੁਤੈ _ਤਨੁ _ਪੀੜੀਐ _ਮਨ _ਮਨਿ _ਚਲਹਿ 
ਵਿਕਾਰ। ।੧। ।ਰਹਾਉ। ।੪।।੭।। 

ਤਬਿ ਫਿਰਿ ਕਾਲੂ ਆਖਿਆ: 'ਬਚਾ_! ਤੇਰਾ ਜੀਉ ਕਿਤੁ ਗਲੈ ਖਟਾ ਹੋਆ ਹੈ, 
ਤੂ ਮੇਨੂੰ ਦਸਿ, ਜੋ ਆਖਹਿ ਤਾਂ ਹੋਰੁ ਵੀਵਾਹੁ ਕਰੀ, ਭਲੀ ਜੰਵਿ ਚਾੜੀ, ਅਡੰਬਰ ਨਾਲਿ 
ਵੀਵਾਹੁ ਕਰਾਈ'"'। 

ਤਬ ਬਾਬਾ ਬੋਲਿਆ ਸਬਦੁ ਰਾਗੁ ਸੂਹੀ ਵਿਚਿ ਛੰਤੁ ਮ: ੧। ।- 
ਜਿਨਿ ਕੀਆ ਤਿਨਿ ਦੇਖਿਆ ਜਗ ਧੰਧੜੈ ਲਾਇਆ।। ਦਾਨਿ ਤੇਰੈ ਘਟਿ ਚਾਨਣਾ ਤਨਿ 
ਚੰਦੁ ਦੀਪਾਇਆ। । ਚੰਦੋ ਦੀਪਾਇਆ ਦਾਨਿ ਹਰਿਕੈ ਦੁਖੁ ਅੰਧੇਰਾ ਉਠਿ ਗਇਆ।। ਗੁਣ 
ਜੰਦਲਾੜੇ ਨਾਲਿ ਸੋਹੈ ਪਰਖਿ ਮੋਹਣੀਐ ਲਇਆ। । ਵੀਵਾਹੁ ਹੋਆ ਸੋਭ ਸੇਤੀ ਪੰਚ ਸਬਦੀ 
ਆਇਆ।। ਜਿਨਿ ਕੀਆ ਤਿਨਿ ਦੇਖਿਆ ਜਗੁ _ਧੰਧੜੇ _ਲਾਇਆ। ।੧।। 
ਹਉ ਬਲਿਹਾਰੀ ਸਾਜਨਾ ਮੀਤਾ ਅਵਰੀਤਾ।।੧।। ਇਹੁ ਤਿਨੁ ਜਿਨ ਸਿਉ ਗਾਡਿਆ 
ਮਨੁ ਲੀਅੜਾ ਦੀਤਾ।। ਲੀਆ ਤ ਦੀਆ ਮਾਨੁ ਜਿਨੁ ਸਿਉ ਸੇ ਸਜਨ ਕਿਉਂ ਵੀਸਰਹਿ। । 
ਜਿਨ ਦਿਸਿ ਆਇਆ ਹੋਹਿ ਰਲੀਆ ਜੀਅ ਸੇਤੀ ਗਹਿ ਰਹਹਿ।। ਸਗਲ ਗੁਣ ਅਵਗੁਣ ਨ 
ਕੋਈ ਹੋਹਿ ਨੀਤਾ 


"ਤਲੀ ਜੰਝਿ ਚਾੜੀ, ਅਡੰਬਰ ਨਾਲਿ ਵੀਵਾਹ ਕਰਾਈ' ਏਹ ਪਾਠ ਹਾ ਬਾ: ਨੁਸਖੇ ਵਿਚ ਨਹੀਂ ਹੈ। 


5।। 58000 9800 5॥10। 0 ੬00੧ ੧3108।5॥0੫6011.60।। 


ਵੀ 


ਨੀਤਾ।। ਹਉ ਬਲਿਹਾਰੀ ਸਾਜਨਾ ਮੀਤਾ ਅਵਰੀਤਾ'।।੨।। ਗੁਣਾ ਕਾ ਹੋਵੈ ਵਾਸੁਲਾ ਕਢਿ 
ਵਾਸੁ ਲਈਜੈ।। ਜੇ ਗੁਣ ਹੋਵਨਿ ਸਾਜਨਾ ਮਿਲਿ ਸਾਝ ਕਰੀਜੈ।। ਸਾਝ ਕਰੀਜੈ ਗੁਣਹ ਕੇਰੀ 
ਛੋਡਿ ਅਵਗਣ ਚਲੀਐ।। ਪਹਿਰੇ ਪਟੰਬਰ ਕਰਿ ਅਡੰਬਰ ਆਪਣਾ ਪਿੜੁ ਮਲੀਐ।। ਜਿਥੈ 
ਜਾਇ _ਬਹੀਐ ਭਲਾ ਕਹੀਐ ਝੋਲਿ ਅੰਮ੍ਰਿਤ ਪੀਜੈ।। ਗੁਣਾ ਕਾ ਹੋਵੈ ਵਾਸੁਲਾ ਕਢਿ 
ਵਾਸੁ ਲਈਜੈ।।੩।। ਆਪਿ ਕਰੇ ਕਿਸੁ ਆਖੀਐ ਹੋਰੁ ਕਰੇ ਨ _ਕੋਈ।। ਆਖਣ 
ਤਾਕਉ ਜਾਈਐ ਜੇ ਤਭੂਲੜਾ ਹੋਈ।। ਜੇ ਹੋਇ ਭੂਲਾ ਜਾਇ ਕਹੀਐ ਆਪਿ ਕਰਤਾ 
ਕਿਉ ਭੁਲੈ।। ਸੁਣੇ ਦੇਖੇ ਬਾਝੁ ਕਹਿਐ ਦਾਨੁ ਅਣਮੰਗਿਆ ਦਿਵੈ।। ਦਾਨੁ ਦੇਇ ਦਾਤਾ ਜਗਿ 
ਬਿਧਾਤਾ ਨਾਨਕਾ ਸਚੁ ਸੋਈ।। ਆਪਿ ਕਰੇ ਕਿਸ ਆਖੀਐ ਹੋਰੁ ਕਰੇ ਨ ਕੋਈ।।੪।।੧।।8।। 
ਤਬ ਬਾਬੈ ਆਖਿਆ : 'ਪਿਤਾ ਜੀ! ਮਾਤਾ ਜੀ! ਓਹੁ _ਬਿਧਾਤਾ ਪੁਰਖੁ ਹੈ, 
ਓਹੁ ਭੁਲਣੈ ਵਿਚਿ ਨਾਹੀਂ। ਜੇ ਓਸਿ ਸੰਜੋਗ ਕੀਤਾ ਹੈ, ਸੋ ਭਲਾ ਕੀਤਾ ਹੈ'। ਤਾਂ ਮਾਤਾ 
ਆਖਿਆ: 'ਬੋਂਚਾ ! ਤੂ ਉਠਿ ਚਾਲੂ, ਅਵਾਈਆ ਛੋਡੁ. ਫਿਰਿ ਕਿਆ ਸੰਜੋਗ _ਬਣੈਗਾ, 
ਜਿਤੁ ਫਿਰਿ ਮਿਲਹਿਗਾ'। ਤਾਂ ਬਾਬੇ ਸ਼ਬਦੁ ਕੀਤਾ ਰਾਗੁ ਮਾਰੂ ਮ: ੧।। ਸਬਦ। । 
ਪਿਛਹੁ ਰਾਤੀ ਸਦੜਾ ਨਾਮੁ ਖਸਮ ਕਾ ਲੇਹਿ।। ਖੇਮੇ ਛਤ੍ਰ ਸਰਾਇਚੇ ਦਿਸਨਿ ਰਥ ਪੀੜੇ। । 
ਜਿਨੀ ਤੇਰਾ ਨਾਮੁ ਧਿਆਇਆ 


`ਵਲੈਤ ਵਾਲੇ ਨੁਸਖੇ ਵਿਚ ਏਥੇ ਇਕ ਹੋਰ ਸਲੋਕ ਹੈ ਜੋ ਸੂਹੀ ਦੀ ਵਾਰ ਵਿਚ ਮ੩ ਦਾ ਹੈ। ਜਿਸਦਾ ਸ਼ੁੱਧ ਪਾਠ ਇਹ 
ਹੈ 'ਸੂਹਵੀਏ ਨਿਮਾਣੀਏ ਸੋ ਸਹੁ ਸਦਾ ਸਮਾਲਿ। ਨਾਨਕ ਜਨਮੁ ਸਵਾਰਹਿ ਆਪਣਾ ਕੁਲੁ ਭੀ ਛੁਟੀ ਨਾਲਿ'।। ਪਰ ਹਾ: ਬਾ: ਵਾਲੇ 
ਨੁਸਖੇ ਵਿਚ ਸਲੋਕ ਏਥੇ ਨਹੀਂ ਦਿੱਤਾ, ਇਸ ਕਰਕੇ ਅਸੀਂ ਬੀ ਨਹੀਂ ਦਿਤਾ, ਕਿਉਂਕਿ ਇਹ ਵਲੈਤ ਵਾਲੇ ਨੁਸਖੇ ਦੇ ਲਿਖਾਰੀ ਦੀ 
ਇਕ ਸਪਸ਼ਟ ਭੁੱਲ ਹੈ। 


5।। 58000 9800 5॥10। 0 ੬00੧ ੧3108।5॥0੫6011.60।। 


100 

ਤਿਨ ਕਉ ਸਦਿ ਮਿਲੇ।।੧।। ਬਾਬਾ ਮੇ ਕਰਮਹੀਣ ਕੂੜਿਆਰ।। ਨਾਮੁ ਨ ਪਾਇਆ ਤੇਰਾ 
ਅੰਧਾ ਭਰਮਿ ਭੂਲਾ ਮਨੁ ਮੇਰਾ।।੧।। ਰਹਾਉ।। ਸਾਦ ਕੀਤੇ ਦੁਖ ਪਰਫੁੜੇ ਪੂਰਬਿ ਲਿਖੇ 
ਮਾਇ।। ਸੁਖ ਥੋੜੇ ਦੁਖ ਅਗਲੇ ਦੂਖੇ ਦੂਖਿ ਵਿਹਾਇ। ।੨।। ਵਿਛੁੜਿਆ ਕਾ ਕਿਆਂ ਵਿਛੁੜੇ 
ਮਿਲਿਆ ਕਾ ਕਿਆ ਮੇਲੂ। ਸਾਹਿਬੁ ਸੋ ਸਾਲਾਹੀਐ ਜਿਨਿ ਕਰਿ ਦੇਖਿਆ ਖੇਲੁ।।੩।। ਸੰਜੋਗੀ 
ਮੇਲਾਵੜਾ ਇਨਿ ਤਨਿ ਕੀਤੇ ਭੋਗ।। ਵਿਜੋਗੀ ਮਿਲਿ ਵਿਛੁੜੇ ਨਾਨਕ ਭੀ ਸੰਜੋਗ। ।੪। ।੧।। 

ਤਬ ਬਾਬੇ ਆਖਿਆ; 'ਬਾਬਾ ਜੀ ! ਮਾਤਾ ਜੀ ! ਅਸੀਂ ਜੋ ਆਏ ਹਾਂ, ਜੋ ਕਹਿਆ” ਥਾ 
ਆਵਾਹਿੰਗੇ, ਪਰ ਤੁਸੀਂ ਹੁਣਿ ਆਗਿਆ ਮੰਨਿ ਲੈਹੁ।। ਅਸੀਂ ਅਜੇ" ਉਦਾਸ ਹਾਂ। ਤਬ ਮਾਤਾ 
ਕਹਿਆ: 'ਬੇਟਾ ! ਮੇਰੇ ਮਨਿ ਸੰਤੋਖੁ ਕਿਉ ਕਰਿ ਹੋਵੈਗਾ; ਜੋ ਤੂ ਬਹੁਤੀ ਵਰ੍ਹੀਂ' ਉਦਾਸੀ 
ਕਰਿਕੇ ਆਇਆ ਹੈਂੱ` ਤਬਿ ਬਾਬੇ ਕਹਿਆ: 'ਮਾਤਾ ! ਤੂ ਬਚਨ ਮੰਨੁ, ਤੇਨੂੰ ਸੰਤੋਖ ਆਵੈਗਾ`। 
ਤਾਂ ਮਾਤਾ ਚੁਪ ਕਰਿ ਰਹੀ। 

੩੨. ਸੇਖ ਬ੍ਰਿਹਮ ਨਾਲ ਗੋਸ਼ਟ 

ਤਬ ਸ੍ਰੀ ਗੁਰੂ ਬਾਬਾ ਉਥਹੁ ਚਲਿਆ। ਰਾਵੀ ਚਨਾਉ ਦੇਖਿ ਕਰਿ ਉਜਾੜਿ ਉਜਾੜਿ ਪੈ 
ਚਲਿਆ, ਪਟਣ ਦੇਸ ਵਿਚਿ ਆਇ ਨਿਕਲਿਆ। ਪਟਣ ਤੇ ਕੋਸ ਤਿਨਿ ਉਜਾੜਿ ਥੀ, ਓਥੈ 
ਜਾਇ ਬੈਠਾ. ਮਰਦਾਨਾ ਨਾਲਿ ਆਹਾ। _ਪਟਣ ਕਾ ਪੀਰੁ ਸੇਖ ਫਰੀਦੁ 


ਕਹਿਆ ਦਾ 'ਅ' ਵਲੈਤ ਵਾਲੇ ਨੁਸਖੇ ਵਿਚ ਨਹੀਂ ਹੈ. ਹਾ: ਬਾ: ਨੁ: ਵਿਚ ਹੈ। ਸੋ ਵਲੈਤ ਵਾਲੀ ਸਾਖੀ ਦੇ ਲਿਖਾਰੀ 
ਦੀ ਭੁੱਲ ਜਾਪਦੀ ਹੈ। 

੧ਅਜੇ' ਪਾਠ ਹਾਫ਼ਜਾਬਾਦੀ ਨੁਸਖੇ ਦਾ ਹੈ। 

ਤਹਾ ਬਾ: ਨੁਸਖੇ ਦਾ ਪਾਠ ਹੈ 'ਬਾਹਰੀ ਵਰ੍ਹੀਂ'। 


5।। 58000 9800 5॥10। 0 ੬00੧ ੧3108।5॥0੫6011.60।। 


101 

ਥਾ. ਤਿਸਕੇ ਤਖਤਿ ਤੇ ਸੇਖੁ ਬ੍ਰਿਹਮੁ ਥਾ, ਤਿਸਕਾ ਇਕੁ ਮੁਰੀਦ ਸੁਬਾ ਕੇ ਵੇਲੇ ਲਕੜੀਆਂ 
ਚੁਣਣਿ ਆਇਆ ਥਾ, ਤਿਸਕਾ ਨਾਉਂ ਸੇਖੁ ਕਮਾਲੂ ਥਾ, ਸੋ ਪੀਰ ਕੇ ਮੁਦਬਰ ਖਾਣੇ ਕੀਆਂ 
ਲਕੜੀਆਂ ਚੁਣਣਿ ਗਇਆ ਥਾਂ। ਦੇਖੋ ਤਾਂ ਅਕੈ ਕੋਲਿੰ' ਬਾਬਾ ਅਤੇ ਮਰਦਾਨਾ ਦੋਵੇਂ ਬੈਠੇ 
ਹਨਿ। ਤਾਂ ਮਰਦਾਨੇ ਰਬਾਬੁ ਵਜਾਇਆ, ਸਬਦੁ ਗਾਵਣਿ ਲਾਗਾ, ਸਲੋਕੁ ਦਿਤੋਸੁ ਰਾਗ ਆਸਾ 
ਵਿਚ ਗੋਸਟਿ ਸੇਖ ਬ੍ਰਿਹਮ ਬਾਬੇ ਨਾਲਿ ਕੀਤੀ?- 
ਸਲੋਕ।। ਆਪੇ ਪਟੀ ਕਲਮ ਆਪਿ ਉਪਰਿ ਲੇਖ ਭਿ ਤੂੰ।। ਏਕੋ ਕਹੀਐ ਨਾਨਕਾ ਦੂਜਾ 
ਕਾਹੇ ਕੂ। ।੨।। 

ਜਬ ਏਹੁ ਸਲੋਕੁ ਕਮਾਲਿ ਫਕੀਰ ਸੁਣਿਆਂ' ਤਬਿ `ਲਕੜੀਆਂ ਛੋਡਿ ਕਰਿ ਆਏ 
ਗਇਆ, ਅਰਜੁ ਰਖੀਅਸੁ: 'ਜੀਉ ! ਇਸ ਰਬਾਬੀ ਕਉ ਹੁਕਮੁ ਕੀਜੈ ਜੋ ਇਹੁ ਬੇਤੁ ਫਿਰਿ 
ਆਖੇ'। ਮਰਦਾਨੇ ਨੂੰ ਹੁਕਮੁ ਹੋਆ ਜੋ ਇਹੁ ਸਲੋਕ ਫਿਰਿ ਦੇਹਿ'। ਤਾਂ 
ਮਰਦਾਨੇ ਸਲੋਕੁ ਫਿਰਿ ਦਿਤਾ। _ਕਮਾਲਿ ਸਿਖਿ ਲੋਇਆ”। ਜੋ ਕੁਛ _ਲਕੜੀਆਂ _ਚੁਣੀਆ 
ਥੀਆਂ ਸੋਈ ਘਿਨਿ ਕਰਿ ਸਲਾਮੁ 


"ਤੇ ਪਾਠ ਹਾ: ਬਾ: ਨੂ: ਦਾ ਹੈ। 

ਜੋ ਪੀਰ_ਤੋਂ.ਗਇਆ ਥਾਂ ਤਕ ਦੀ ਥਾਂ ਹਾ: ਬਾ: ਵਾਲੇ ਨੁਸਖੇ ਵਿਚ ਐਉਂ ਹੈਂ- 'ਭਲਾ ਫਕੀਰ ਥਾ. ਖੁਦਾਇ 
ਕਾ ਖ਼ਬਰਦਾਰ ਥਾ'। 

ਤਾ: ਬਾ: ਨੁ: ਵਿਚ ਪਾਠ ਹੈ-ਜੰਗਲ ਵਿਚ'। 

$,ਗੋਸਟ ਸੇਖ ਬ੍ਰਿਹਮ ਬਾਬੇ ਨਾਲ ਕੀਤੀ ਹਾ: ਬਾ: ਨੁਸਖੇ ਵਿਚ ਹੈ ਨਹੀਂ। 

'ਝੇਥੇ ਹਾ ਬਾ: ਨੁਸਖੇ ਵਿਚ ਪਾਠ ਹੈ-ਸੁਣਿ ਕਰ ਕਮਾਲ ਆਇ ਗਇਆ, ਅਗੇ ਆਵੇ ਤੇ ਦੇਖੇ ਤਾ ਬਾਬਾ ਅਤੇ ਮਰਦਾਨਾ 
ਬੈਠੇ ਹੈਨ ਆਇ ਕਰ ਸਿਰ ਨਿਵਾਇਕੈ ਬਹਿ ਗਇਆ ਤੇ 'ਤਬਿ ਲਕੜੀਆਂ ਛੋਡਿ ਕਰ ਆਇ ਗਇਆ ਇਤਨਾ ਪਾਠ ਹੈ ਨਹੀਂ। 

ਓਇਸ ਦਾ ਅਰਥ ਹੈ 'ਉਸ ਨੇ ਕੰਠ ਕਰ ਲੀਤਾ, ਹਾ! ਬਾ: ਨੁਸਖੇ ਵਿਚ ਪਾਠ ਹੈ 'ਸਿਖ ਲੀਤਾ'। 


5।। 58000 9800 5॥10। 0 ੬00੧ ੧3108।5॥0੫6011.60।। 


102 

ਕੀਤੋਸੁ'। _ਪਟਣਿ _ ਆਇਆ; _ ਲਕੜੀਆਂ _ਸੁਟਿ _ਕਰਿ ਜਾਇ _ ਆਪਣੈ _ ਪੀਰ 
ਕਉ ਸਲਾਮੁ ਕੀਤੀਅਸੁ ਤਾ ਆਖਿਓਸੁ: 'ਪੀਰ ਸਲਾਮਤਿ ! ਮੇਨੂੰ ਏਕੁ ਖੁਦਾਇ ਦਾ ਪਿਆਰਾ 
ਮਿਲਿਆ ਹੈ'। ਤਾਂ ਪੀਰੁ ਕਹਿਆ: 'ਕਮਾਲਿ ! ਕਿਥਹੁੰ ਮਿਲਿਓ ?' ਤਾਂ ਕਮਾਲਿ ਕਹਿਆ: 
'ਪੀਰ ਸਲਾਮਿਤ ! ਮੈਂ ਲਕੜੀਆਂ ਚੁਣਣਿ ਗਇਆ ਥਾ. ਉਸਕੈ ਨਾਲਿ ਇਕੁ ਰਬਾਬੀ ਹੈ, 
ਅਤੇ ਨਾਉ ਨਾਨਕੁ ਹੈਸੁ. ਆਪਣੇ ਸਲੋਕ ਆਖਦਾ ਹੈ'। ਤਬ ਪੀਰ ਆਖਿਆ: 'ਬੌਚਾ ! ਕੋਈ 
ਤੈਂ ਬੀ ਬੈਂਤ ਸਿਖਿਆ ?' ਤਬ ਕਮਾਲ ਆਖਿਆ: 'ਜੀਵੈ ਪੀਰ ਸਲਾਮਤਿ ! ਹਿਕੁ ਬੈਤੁ ਮੇਨੋ 
ਭੀ ਹਾਸਲੁ ਥੀਆ ਹੈ'। ਪੀਰ ਆਖਿਆ: 'ਅਲਾਇ ਡੇਖਾਂ ਕੇਹਾ ਹੈਂ" ?' ਤਾਂ ਕਮਾਲਿ 
ਆਧਿਆ: 'ਜੀ ! ਉਹੁ ਆਖਦਾ ਹੈ ਜੋ- 

ਆਪੇ ਪਟੀ ਕਲਮ ਆਪਿ ਉਪਰਿ ਲੇਖੁ ਭਿ ਤੂੰ।। ਏਕੋ ਕਹੀਐ ਨਾਨਕਾ ਦੂਜਾ ਕਾਹੇ 
ਕੂ'।।੨।। 

ਤਾਂ ਪੀਰ ਆਖਿਆ: ਬੌਂਚਾ ! ਕਿਛੁ ਸਮਝਿਓ ਕਿ ਨਾ ਇਸ ਬੈਂਤ ਦਾ ਬਿਆਨ ?' ਤਾਂ 
ਕਮਾਲਿ ਆਖਿਆ: 'ਪੀਰ ਸਲਾਮਤਿ' ਸਭੁ ਕੁਛੁ ਰੋਸ਼ਨ ਹੈ'। ਤਾਂ ਪੀਰ ਆਥਿਆ: 'ਬੌਂਚਾ ! 
ਜਿਨ੍ਹਾਂ ਦਾ ਆਖਿਆ ਹੋਆ ਇਹੁ ਬੈਤੁ ਹੈ. ਤਿਸਦਾ ਦੀਦਾਰੁ ਦੇਖਾ ਹੈ ? ਓਹੁ ਖੁਦਾਇ ਦਾ 
ਫਕੀਰੁ ਹੈ। ਮੈਨੂੰ ਭੀ ਲੈ ਚਲੁ, ਓਸਿ ਤਾਂ ਖੁਦਾਇ ਦੀਆਂ ਗਲਾਂ _ਕਰੀਆਂ ਹਨਿੰ। ਤਬਿ 
ਸ਼ੇਖੁ ਬਿਰਾਹਮੁ ਸੁਖਵਾਸਣਿ ਚੜਿ ਚਲਿਆ, ਕਮਾਲ ਨਾਲਿ ਲੀਤਾ। ਆਂਵਦਾ ਆਂਵਦਾ ਕੋਹ 
ਤਿਹੁੰ ਉਪਰਿ ਆਇਆ। ਜਾਂ ਦੇਖੇ ਤਾਂ ਬਾਬਾ ਬੈਠਾ ਹੈ। ਤਬ ਸੇਖੁ ਬਿਰਾਹਮੁ ਜਾਇ ਖੜਾ 
ਹੋਆ। ਆਥਿਓਸੁ: 'ਨਾਨਕ ! ਸਲਾਮਾ 


'ਰਾਦ ਹੈ 'ਸਲਾਮ ਕਰ ਕੇ ਟੁਰ ਗਿਆ'। 


“ਪਰ ਆਖਿਆ..ਤੋਂ.ਕੇਹਾ ਹੈ? ਤਕ ਦਾ ਪਾਠ ਹਾ: ਬਾ: ਨੁਸਖੇ ਦਾ ਹੈ, ਇਸ ਦੇ ਅਰਥ ਹਨ: ਪੜ੍ਹ ਕੇ ਸੁਣਾਇ ਜੋ 
ਕਿਹੋ _ਜਿਹਾ ਹੈ। 


੨-ਕਰੀਆ ਹਨ' ਦੀ ਥਾਂ 'ਭੀ ਪੁਛਾਂ ਹੈ' ਹਾਫ਼ਜਾਬਾਦੀ ਨੁਸਖੇ ਦਾ ਪਾਠ ਹੈ। 


5।। 58000 9800 5॥10। 0 ੬00੧ ੧3108।5॥0੫6011.60।। 


103 

ਅਲੇਕਮ। _ਤਬਿ ਗੁਰੂ _ਬਾਬੈ ਕਹਿਆ, _'ਅਲੇਖਮ _ਅਸਲਾਮ, _ਪੀਰ ਜੀ __ਸਲਾਮਤਿ ! 
ਆਈਐ., ਖ਼ੁਦਾਇ ਅਸਾਨੂੰ ਮਿਹਰਵਾਨੁ ਹੋਆ, ਤੁਸਾਡਾ ਦੀਦਾਰੁ ਪਾਇਆ'। ਤਬ ਇਨੋ ਉਨੌ' 
ਦਸਤਪੋਸੀ ਕਰ ਬਹਿ ਗਏ। ਤਬ ਪੀਰ ਪੁਛਣਾ ਕੀਤੀ: 'ਜੋ ਨਾਨਕ ! ਤੇਰਾ ਇਕੁ ਬੈਤੁ ਸੁਣਿ 
ਕਰਿ ਹੈਰਾਨੁ ਹੋਆ ਹਾਂ, ਅਸਾਂ ਆਖਿਆ ਜਿਸੁ ਏਹੁ ਬੈਤੁ ਆਖਿਆ ਹੈ ਤਿਸਦਾ ਦੀਦਾਰੁ ਦੇਖਾ 
ਹੈਂ”। ਤਬਿ ਬਾਬੇ ਆਖਿਆ: 'ਜੀਉ ਅਸਾਨੂੰ ਨਿਵਾਜਸ਼ ਹੋਈ ਹੈ. ਜੋ ਤੁਸਾਡਾ ਦੀਦਾਰ 
ਪਾਇਆ'। ਤਬ ਪੀਰ ਕਹਿਆ: 'ਨਾਨਕ ! ਇਸ ਬੈਤੁ ਦਾ ਬੇਆਨੁ ਦੇਹਿ, ਤੂੰ ਜੋ ਆਖਦਾ 
ਹੈਂ ਹਿਕ ਹੈ ਨਾਨਕ ਦੂਜਾ ਕਾਹੈ ਕੂੰ ? -' 

ਪਰੁ ਏਕੁ ਸਾਹਿਬ ਤੈ ਦੁਇ ਹਦੀ। ਕੇਹੜਾ ਸੇਵੀ ਤੇ ਕੇਹੜਾ ਰਦੀ ? 

ਤੂ ਆਖਦਾ ਹੈ ਹਿਕ ਜੋ ਇਕੁ ਹਿਕੁ ਹੈ, ਪਰ ਹਿੰਦੂ ਆਖਦੇ ਹਨ: ਜੋ ਅਸਾਂ 
ਵਿਚ ਸਹੀ ਹੈ, ਅਤੇ ਮੁਸਲਮਾਨ ਆਖਦੇ ਹਨ ਜੋ ਅਸਾਂ ਹੀ ਵਿਚਿ ਸਹੀ ਹੈ। ਆਖੁ ਵੇਖਾਂ 
ਕਿਸੁ ਵਿਚਿ ਸਹੀ ਕਰੇਹਾਂ ? ਅਰੁ ਕਿਸ ਵਿਚਿ ਅਣਸਹੀ ਕਰੇਹਾਂ ?' ਤਬ ਬਾਬੇ ਨਾਨਕ 
ਕਹਿਆ: ਜੀ, ਹਿਕੋ ਸਾਹਿਬੁ ਹਿਕਾ ਹਦਿ। ਹਿਕੋ ਸੇਵਿ ਤੇ ਦੂਜਾ ਰਦਿੰ।' 
ਸਲੋਕ।।ਸਦਾ ਸਦਾ ਜੋ ਸੇਵੀਐ ਜੋ ਸਭ ਮਹਿ ਰਹੈ ਸਮਾਇ। । 

ਅਵਰ ਦੂਜਾ ਕਿਉ ਸੇਵੀਐ ਜੰਮੈ ਤੈ ਮਰਿ ਜਾਇੰ।। 
ਜਬ ਇਹੁ ਸਲੋਕੁ ਬਾਬੇ ਦਿਤਾ, ਤਬ ਪੀਰੁ ਪੁੰਛਣਾ ਕੀਤਾ: 


'ਤਬ ਇਨ ਉਨੋ' ਦੀ ਥਾਂ ਪਾਠਾਂਤ੍ਰ 'ਤਬ ਗਲੇ ਮਿਲ ਕਰ' ਭੀ ਹੈ। 
ਦੇਖਾ ਹੈ' ਮੁਰਾਦ 'ਦੇਖਾਂਹੇ = ਦੇਖੀਏ'। ਇਸਦਾ ਅਰਥ 'ਡਿੱਠਾ ਹੈ ਨਹੀਂ'। ਹਾਫ਼ਜ਼ਾਬਾਦੀ ਨੂਸਖੇ ਵਿਚ ਪਾਠ ਬੀ 'ਦਿਖਾਹੇ' 
ਹੈ। 


ਜਵਾਬ ਤਾਂ ਗੁਰੂ ਜੀ ਦੇ ਚੁਕੇ ਹਨ ਹਿਕੋ 'ਸਾਹਿਬ ਹਿਕਾਂ ਹਦ, ਹਿਕੋ ਸੇਵ ਤੇ ਦੂਜਾ ਰਦ। ਕਿਸੇ ਉਤਾਰਾ ਕਰਨ ਵਾਲੇ 
ਨੇ ਆਪ ਆਪਣੀ ਯਾਦੋਂ ਅਗਲਾ ਸਲੋਕ ਪਾ ਦਿਤਾ ਜੋ ਮ:੩ ਦਾ ਹੈ। 

ਦਇਹ ਸਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਤੀਸਰੀ ਪਾਤਸ਼ਾਹੀ ਦਾ ਗੂਜਰੀ ਦੀ ਵਾਰ ਵਿਚ ਹੈ। ਲਿਖਾਰੀ ਦੀ ਭੁੱਲ ਹੈ 
ਏਥੇ ਦੇਣਾ। 


5।। 58000 9800 5॥10। 0 ੬00੧ ੧3108।5॥0੫6011.60।। 


104 
ਫਰੀਦਾ ਪਾੜਿ ਪਟੋਲਾ ਧਜ ਕਰੀ ਕੰਬਲੜੀ ਪਹਿਰੇਉ।। ਜਿਨੀ ਵੇਸੀ ਸਹੁ ਮਿਲੈ ਸੇਈ ਵੇਸ 
ਕਰੇਉ। ।੧0੩। । 
ਤਬ ਫਿਰਿ ਗੁਰੂ ਬਾਬੇ ਜਬਾਬੁ ਦਿਤਾ:- 
ਕਾਇ ਪਟੋਲਾ ਪਾੜਤੀ ਕੰਬਲੜੀ ਪਹਿਰੇਇ।। ਨਾਨਕ ਘਰ ਹੀ ਬੈਠਿਆ ਸਹੁ ਮਿਲੈ ਜੇ 
ਨੀਅਤਿ ਰਾਸਿ ਕਰੇਇ '। ।੧੪। । 
ਘਰ ਹੀ ਮੁੰਧਿ ਵਿਦੇਸਿ ਪਿਰੁ ਨਿਤ ਝੂਰੇ ਸੰਮਾਲੇ।। ਮਿਲਦਿਆ ਢਿਲ ਨ ਹੋਵਈ ਜੇ ਨੀਅਤਿ 
ਰਾਸਿ ਕਰੇ। ।੧।। 
ਜਾ ਏਹੁ ਜਬਾਬੁ ਬਾਬੇ ਦਿਤਾ ਤਾ ਪੀਰ ਪੁਛਣਾ ਕੀਤਾ:- 
ਸਲੋਕੁ।। ਫਰੀਦਾ ਨੰਢੀ ਕੰਤ ਨ ਰਾਵਿਓ ਵਡੀ ਥੀ ਮੁਈਆਸੁ। । 
ਧਨ ਕੂਕੇਂਦੀ ਗੋਰ ਮੇਂ ਤੇ ਸਹ ਨਾ ਮਿਲੀਆਸੁ। ।੫੪। । [ਸਲੋਕ ਫਰੀਦ 
ਤਬ ਬਾਬੇ ਜਬਾਬੁ ਦਿਤਾ- 
ਸਲੋਕੁ।। ਮਹਲੁ ਕੁਚਜੀ ਮੜਵੜੀ ਕਾਲੀ ਮਨਹੁ ਕਸੁਧ। । 
ਜੇ ਗੁਣ ਹੋਵਨਿ ਪਿਰੁ ਰਵੈ ਨਾਨਕ ਅਵਗੁਣ ਮੁੰਧ।।੧।। [ਮਾਰੂ ਵਾ: ਸ: ਮ: ੧ 
ਤਾਂ ਫਿਰਿ ਪੀਰ ਪੁਛਣਾ ਕੀਤਾ:- 
ਸਲੋਕੁ।। ਕਵਣੁ ਸੁ ਅਖਰੁ ਕਵਣ ਗੁਣੁ ਕਵਣੁ ਸੁ ਮਣੀਆ ਮੰਤੁ।। ਕਵਣੁ ਸੁ ਵੇਸੋ 
ਹਉ ਕਰੀ ਜਿਤੁ ਵਸਿ ਆਵੈ ਕੰਤੁ। ।੧੨੬। । 
ਤਾਂ ਫਿਰਿ ਬਾਬੇ ਜਬਾਬੁ ਦਿਤਾ:- 
ਸਲੋਕ।। ਨਿਵਣੁ ਸੁ ਅਖਰੁ ਖਵਣੁ ਗੁਣੁ ਜਿਹਬਾ ਮਣੀਆ ਮੰਤੁ।। ਏ ਤ੍ਰੇ ਭੈਣੇ ਵੇਸ ਕਰਿ 
ਤਾ ਵਸਿ ਆਵੀ ਕੰਤੁ।।੧੨੭।। ਸੇਵਾ ਕਰੇ ਜੁ ਕੰਤੁ ਕੀ ਕੰਤੁ ਤਿਸੀ ਕਾ ਹੋਇ। । 


ਨਾਨਕ ਸਭੇ 


ਜਾਪਦਾ ਹੈ ਕਿ ਗੁਰੂ ਜੀ ਦਾ ਉਤਰ ਤਾਂ ਅਗਲਾ ਸਲੋਕ 'ਘਰਿ ਹੀ ਮੁੰਧਿ` ਵਾਲਾ ਹੈ ਜੋ ਮਹਲਾ ੧ ਦਾ ਹੈ, ਪਰ ਕਰਤਾ 
ਜੀ ਨੇ ਯਾਂ ਕਿਸੇ ਲਿਖਾਰੀ ਨੇ 'ਕਾਇ ਪਟੋਲਾ, ਤੀਸਰੀ ਪਾਤਸ਼ਾਹੀ ਦਾ ਸਲੋਕ ਜੁਬਾਨੀ ਯਾਦ ਤੋਂ ਵਾਧੂ ਲਿਖ ਦਿਤਾ ਹੈ। 


5।। 58000 9800 5॥10। 0 ੬00੧ ੧3108।5॥0੫6011.60।। 


105 

ਸਹੀਆਂ ਛੋਡਿ ਕਰਿ ਕੰਤਿ ਤਿਸੀ ਪਹਿ ਹੋਇ'। | 

ਜਾਂ ਬਾਬੇ ਇਹੁ ਜਬਾਬੁ ਦਿਤਾ, ਤਾਂ ਫਿਰਿ ਪੀਰ ਆਖਿਆ: “ਨਾਨਕ ! ਮੈਨੂੰ ਏਕੁ ਕਾਤੀ 
ਲੋੜੀਂਦੀ ਹੈ, ਓਹੁ ਕਾਤੀ ਮੈਨੂੰ ਦੇਹਿ, ਜਿਸ ਦਾ ਕੁਠਾ ਆਦਮੀ ਹਲਾਲੁ ਹੋਵੈ। ਇਹ ਜੋ ਕਾਤੀ 
ਹੈ, ਤਿਸ ਦੇ ਨਾਲਿ ਜਨਾਵਰੁ ਕੁਸਦੇ ਹੈਂ ਅਤੇ ਆਦਮੀ ਦੇ ਗਲਿ ਵਹੈ ਤਾਂ ਹਲਾਲੂ ਹੋਵੈ ਮੈਨੂੰ 
ਓਹੁ ਕਾਤੀ ਦੇਇ, ਜਿਸਦਾ ਕੁਠਾ ਮਾਣੂ ਹਲਾਲੂੰ” ਹੋਵੈ'। ਤਬ ਬਾਬੇ ਜਵਾਬੁ ਦਿਤਾ: 'ਪੀਰ ਜੀ 
ਲਈਐ':- 
ਸਲੋਕੁ।। ਸਚ ਕੀ ਕਾਤੀ ਸਚੁ ਸਭੁ ਸਾਰੁ।। ਘਾੜਤ ਤਿਸਕੀ ਅਪਰ ਅਪਾਰ।। ਸਬਦੇ ਸਾਣ 
ਰਖਾਈ _ਲਾਇ।। ਗੁਣ ਕੀ ਥੇਕੇ ਵਿਚਿ ਸਮਾਇ।। _ਤਿਸਦਾ ਕੁਠਾ ਹੋਵੈ `ਸੇਖੁ। । 
ਲੋਹੂ _ਲਬੁ _ਨਿਕਥਾ _ਵੇਖੁ।। _ਹੋਇ ਹਲਾਲ ਲਗੈ _ਹਕਿ ਜਾਇ।। ਨਾਨਕ ਦਰਿ 
ਦੀਦਾਰ ਸਮਾਇ। ।੨। । [ਰਾਮ: ਵਾ: ਮ:੧] 

ਜਾਂ ਇਹੁ _ਕਾਤੀ ਬਾਬੇ ਦਿਤੀ ਤਾਂ ਪੀਰ _ਸਿਰੁ _ਫਿਰਿਆ”, _ਆਖਿਓਸੁ: _'ਵਾਹ 
ਵਾਹ ਖ਼ੁਦਾਇ ਸਹੀ ਕਰਣੈ ਵਾਲਾ ਹੈ ਖੁਦਾਇ ਕਾ ਪਿਆਰਾ ਹੈ। ਖੁਦਾਇ ਵਡੀ ਨਿਵਾਜਸ 
ਕੀਤੀ ਹੈ, ਨਾਨਕ ਖੁਦਾਇ ਕੇ ਪਿਆਰਿਆਂ ਕਉ ਪੁਛਣਾ ਸੋ _ਗੁਸਤਾਕੀ ਹੈ।' ਤਬ 
ਬਾਬੇ ਸਲੋਕ ਦਿਤਾ:- 
ਰੁਪੈ ਕਾਮੇ ਦੋਸਤੀ ਭੁਖੇ ਸਾਦੇ ਗੰਢੁ।। ਲਬੈ ਮਾਲੈ ਘੁਲਿ ਮਿਲਿ ਮਿਚਲਿ ਉਘੇ ਸਉੜਿ 
ਪਲੰਘੁ। ਭੋਂਉਕੇ ਕੋਪੁ ਖੁਆਰੁ ਹੋਇ 


`'ਝੇਹ ਦੋ ਤੁਕਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਨਹੀਂ ਹਨ। 

'ਹਲਾਲ' ਦੀ ਥਾਂ ਹਾਂ: ਬਾ: ਨੁਸਖੇ ਵਿਚ 'ਮੁਰਦਾਰ' ਪਾਠ ਹੈ। 
ਹਾਫ਼ਜ਼ਾਬਾਦੀ ਨੁਸਖੇ ਵਿਚ ਪਾਠ-ਫੇਰਿਆ'। 

₹ਪੁਦਾਇ ਸਹੀ ਕਰਣੈ ਵਾਲਾ ਹੈ' ਇਹ ਪਾਠ ਹਾਫ਼ਜ਼ਾਬਾਦੀ ਨੁਸਖੇ ਦਾ ਹੈ। 
“ਨਾਨਕ ! ਖੁਦਾਇ__ਤੋਂ.ਮੁਹਿ ਰੰਧੁ` ਤਕ ਦਾ ਪਾਠ ਹਾ: ਬਾ: ਨੁ: ਵਿਚੋਂ ਲੀਤਾ ਹੈ। 


5।। 58000 9800 5॥10। 0 ੬00੧ ੧3108।5॥0੫60118.60।। 


106 

ਫਕੜੁ ਪਿਟੇ ਅੰਧੁ।। ਚੁਪੈ ਚੰਗਾ ਨਾਨਕਾ ਵਿਣੁ ਨਾਵੈ ਮੁਹਿ ਗੰਧੁ। [ਮਲਾ: ਵਾ: ਮ:੧ 

ਤਾਂ ਫਿਰਿ ਪੀਰ ਕਹਿਆ: ਨਾਨਕ ! ਹਿਕ ਖੁਦਾਇ ਕੀ ਵਾਰ ਸੁਣਾਇ, ਅਸਾਨੂੰ ਏਹ 
ਮਖਸੂਦ ਹੈ, ਜੋ ਵਾਰ ਦੁਹੁ ਬਾਝੂ ਹੋਂਦੀ ਨਾਹੀਂ, ਅਤੇ ਤੂ ਹਿਕੋ ਹਿਕੁ ਆਖਦਾ ਹੈਂਵੇਖਾ ਖੁਦਾਇ 
ਦਾ ਸਰੀਕੁ ਤੂ ਕਵਣ ਕਰਸੀ ?' ਤਬ ਬਾਬੇ ਆਖਿਆ: 'ਮਰਦਾਨਿਆਂ ! ਰਬਾਬੁ ਵਜਾਇ'। 
ਤਾਂ ਮਰਦਾਨੇ ਰਬਾਬੁ ਵਜਾਇਆ, ਰਾਗੁ ਆਸਾ ਕੀਤਾ, 
ਬਾਬੇ ਸਲੋਕੁ ਦਿਤਾ, ਸਲੋਕੁ ਸਤਿਗੁਰੂ ਪ੍ਰਸਾਦਿ।। ਆਸਾ ਕੀ ਵਾਰ ਮਹਲਾ ੧।। ਸਲੋਕੁ:- 
ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ।। ਜਿਨਿ ਮਾਣਸ ਤੇ ਦੇਵਤੇ ਕੀਏ ਕਰਤ ਨ 
ਲਾਗੀ ਵਾਰ।।੧।। ਮਹਲਾ ੨।। ਜੇ ਸਉ ਚੰਦਾ ਉਗਵਹਿ ਸੂਰਜ ਚੜਹਿ ਹਜਾਰ।। ਏਤੇ 
ਚਾਨਣ ਹੋਦਿਆਂ ਗੁਰ ਬਿਨੁ ਘੋਰ ਅੰਧਾਰ।।੨।। ਮ: ੧।। ਨਾਨਕ ਗੁਰੂ ਨ ਚੇਤਨੀ ਮਨਿ 
ਆਪਣੈ ਸੁਚੇਤੁ।। ਛੁਟੇ ਤਿਲ ਬੂਆੜ ਜਿਉ ਸੁੰਵੈ ਅੰਦਰਿ ਖੇਤ।। ਖੇਤੈ ਅੰਦਰਿ ਛੁਟਿਆ 
ਕਹੁ ਨਾਨਕ ਸਉ ਨਾਹ।। _ਫਲੀਅਹਿ ਫੁਲੀਅਹਿ _ਬਪੁੜੇਭੀ ਤਨੁ ਵਿਚਿ _ਸੁਆਹ। ।੩। । 
ਪਉੜੀ।। ਆਪੀਨੇ ਆਪੁ ਸਾਜਿਓ ਆਪੀਨੈ ਰਚਿਓ ਨਾਉ।। ਦੁਯੀ ਕੁਦਰਤਿ ਸਾਜੀਐ ਕਰਿ 
ਆਸਣੁ _ਡਿਠੋ `ਚਾਉ।। ਦਾਤਾ ਕਰਤਾ ਆਪਿ ਤੂੰ ਤੁਸਿ ਦੇਵਹਿ ਕਰਹਿ ਪਸਾਉ।। ਤੂੰ 
ਜਾਣੋਈ ਸਭਸੈ ਦੇ ਲੈਸਹਿਜਿੰਦੁ ਕਵਾਉ।। ਕਰਿ ਆਸਣੁ ਡਿਠੋ ਚਾਉ। ।੧।। 

ਪਉੜੀਆਂ ਨਉਂ_ ਹੋਈਆਂ ਏਤੁ ਪਰਥਾਇ”। ਤਬ ਫਿਰਿ 


ਆਸਾ ਦੀ ਵਾਰ ਵਿਚ ਇਹ ਮ:੨ ਦਾ ਸਲੋਕ, ਪੰਜਵੀਂ ਪਾਤਸ਼ਾਹੀ ਨੇ ਵਾਰ ਸੰਕਲਤ ਕਰਨ ਵੇਲੇ ਰਖਿਆ ਹੈ। ਜਿਸ ਵੇਲੇ 
ਗੋਸ਼ਟ ਸੇਖ ਬ੍ਰਹਮ ਨਾਲ ਹੋਈ ਹੈ ਉਸ ਵੇਲੇ ਇਹ ਸਲੋਕ ਨਹੀਂ ਹੈਸੀ। 

ਦਹ: ਬਾ: ਨੂ: ਵਿਚ ਏਥੇ ਪਾਠ ਹੈ- ਇਤ ਪਰਥਾਇ ਆਸਾ ਦੀਵਾਰ ਹੋਈ. ਪਉੜੀਆਂ ਨੋ ਹੋਈਆਂ ਸੋ ਲਿਖੀਆਂ ਨਹੀਂ, 
ਲਿਖਣੀਆਂ ਹੈਨ। 


5।। 58000 9800 5॥10। 0 ੬00੧ ੧3108।5॥0੫6011.60।। 


107 

ਪੀਰੁ ਉਠਿ ਖੜਾ ਹੋਆ, ਆਇ ਦਸਤਪੋਸੀ ਕੀਤੀਅਸੁ, _ਆਖਿਓਸੁ: “ਨਾਨਕ ! ਤੁਧੁ ਖੁਦਾਇ 
ਪਾਇਆ ਹੈ, ਤੁਧੁ ਅਰੁ ਖੁਦਾਇ ਵਿਚ ਭੇਦ ਨਾਹੀ, ਪਰ ਤੂ ਮਿਹਰਵਾਨੁ ਹੋਹੁ, ਜੋ ਅਸਾਡੀ 
ਭੀ ਖੁਦਾਇ ਨਾਲਿ ਰਹਿ ਆਵੈ'। ਤਬ ਬਾਬੇ ਆਖਿਆ: 'ਸੇਖ ਬ੍ਰਹਮ ! ਤੇਰੀ ਖੇਪ ਖੁਦਾਇ 
ਨਿਬਾਹੈ`। ਤਬ ਪੀਰ ਨੇ ਆਥਿਆ: 'ਜੀ ! ਬਚਨ ਦੇਹਿ'। ਤਬ ਬਾਬੇ ਕਹਿਆ: 'ਜਾਹ 
ਬਚਨੁ ਹੈ' ਤਬ ਸੇਖੁ ਉਠਿ ਖੜਾ ਹੋਆ। ਬਾਬੇ ਸੇਖ ਵਿਦਾ ਕੀਤਾ; ਬਾਬਾ ਭੀ ਉਠਿ ਰਵਿਆ। 

੩੩ ਕੋਹੜੀ ਫਕੀਰ ਨਿਸਤਾਰਾ 
ਆਇ ਰਹਿਣ ਲਾਗਾ। ਤਾਂ ਕੋਈ ਰਹਿਣ ਦੇਵੈ ਨਾਹੀਂ। ਤਬ ਇਕ ਫਕੀਰੁ ਥਾ, ਤਿਸਕੀ ਝੁਗੀ 
ਵਿਚਿ ਜਾਇ ਰਹਿਆ। ਓਹੁ ਫਕੀਰ ਕੋਹੜੀ ਥਾ। ਤਾਂ ਬਾਬਾ ਜਾਇ ਖੜਾ ਹੋਆ। ਆਥਿਓਸੁ; 
'ਏ ਫਕੀਰ ! ਰਾਤਿ ਰਹਣਿ ਦੇਹਿ'। ਤਬ ਫਕੀਰ ਅਰਜੁ ਕੀਤਾ, ਆਥਿਓਸੁ: 'ਜੀ 
ਮੇਰਿਅਹੁ ਪਾਸਹੁ ਜਨਾਵਰ ਨਸਦੇ ਹੈਨਿ, ਪਰੁ ਖੁਦਾਇ ਦਾ ਕਰਮੁ ਹੋਆ ਹੈ ਜੋ ਆਦਮੀ 
ਦੀ ਸੂਰਤਿ ਨਦਰਿ ਆਈ ਹੈ'। ਤਾਂ ਓਥੈ ਰਹਿਆ। ਫਕੀਰ ਲਾਗਾ ਵਿਰਲਾਪ ਕਰਣਿ। ਤਬਿ 
ਬਾਬਾ ਬੋਲਿਆ, ਸਬਦੁ ਰਾਗੁ ਧਨਾਸਰੀ" ਵਿਚਿ ਮ:੧।। ਸਬਦੁ। । 
ਜੀਉ ਤਪਤੁ ਹੈ ਬਾਰੋ ਬਾਰ।। ਤਪਿ ਤਪਿ ਖਪੈ ਬਹੁਤੁ ਬੇਕਾਰੁ।। ਜੈ ਤਨਿ ਬਾਣੀ ਵਿਸਰਿ 
ਜਾਇ।। ਜਿਉਂ ਪਕਾ ਰੋਗੀ ਵਿਲਲਾਇ। ।੧।। ਬਹੁਤਾ ਬੋਲਣੁ ਝਖਣੁ ਹੋਇ।। ਵਿਣੁ ਬੋਲੇ 
ਜਾਣੈ ਸਭੁ ਸੋਇ।।੧।। ਰਹਾਉ।। ਜਿਨਿ ਕਨ ਕੀਤੇ ਅਖੀ ਨਾਕੁ।। ਜਿਨਿ ਜਿਹਵਾ ਦਿਤੀ 
ਬੋਲੇ ਤਾਤੁ।। ਜਿਨਿ ਮਨੁ ਰਾਖਿਆ ਅਗਨੀ 


“ਹਾਫ਼ਜਾਬਾਦੀ ਨੁਸਖੇ ਵਿਚ ਰਾਗ ਜੈਤਸਰੀ ਲਿਖਿਆ ਹੈ ਜੋ ਅਸੱਧ ਹੈ। 


5।। 58000 9800 5॥10। 0 ੬00੧ ੧3108।5॥0੫6011.60।। 


108 

ਪਾਇ। । ਵਾਜੈ ਪਵਣੁ ਆਖੇ ਸਭ ਜਾਇ। ।੨।। ਜੇਤਾ ਮੋਹੁ ਪਰੀਤੁ ਸੁਆਦ।। ਸਭਾ ਕਾਲਖ 
ਦਾਗਾ ਦਾਗ।। ਦਾਗ ਦੋਸ ਮੁਹਿ ਚਲਿਆ ਲਾਇ। । ਦਰਗਹ ਬੈਸਣ ਨਾਹੀ ਜਾਇ। ।੩। । 
ਕਰਮਿ ਮਿਲੈ ਆਖਣੁ ਤੇਰਾ ਨਾਉ।। ਜਿਤੁ ਲਗਿ ਤਰਣਾ ਹੋਰੁ ਨਹੀ ਥਾਉ।। ਜੇਕੋ ਡੂਬੈ 
ਫਿਰਿ ਹੋਵੇ ਸਾਰ।। ਨਾਨਕ ਸਾਚਾ ਸਰਬ ਦਾਤਾਰ। ।੪।।੩।।੫।। 

ਤਬ ਮਿਹਰਵਾਨ ਹੋਆ, ਆਖਿਓਸੁ : 'ਮਰਦਾਨਿਆਂ ! ਰਬਾਬੁ ਵਜਾਇ'।। ਤਾਂ ਮਰਦਾਨੇ 
ਰਬਾਬੁ ਵਜਾਇਆ।। ਰਾਗੁ ਗਉੜੀ ਕੀਤੀ; ਬਾਬੇ ਸਬਦ ਉਠਾਇਆ। ।ਮ:੧।।-' 
ਕਰਹਲੇ ਮਨ ਪਰਦੇਸੀਆ ਕਿਉ ਮਿਲੀਐ ਹਰਿ ਮਾਇ।। ਗੁਰੁ ਭਾਗਿ ਪੂਰੇ ਪਾਇਆ ਗਲਿ 
ਮਿਲਿਆ ਪਿਆਰਾ ਆਇ।।੧।। ਮਨ ਕਰਹਲਾ ਸਤਿਗੁਰੁ ਪੁਰਖ ਧਿਆਇ। ।੧।। ਰਹਾਉ। । 
ਮਨ ਕਰਹਲਾ ਵੀਚਾਰੀਆ ਹਰਿ ਰਾਮ ਨਾਮ ਧਿਆਇ। । ਜਿਥੈ ਲੇਖਾ ਮੰਗੀਐ ਹਰਿ ਆਪੇ 
ਲਏ ਛਡਾਇ। ।੨।। ਮਨ ਕਰਹਲਾ ਅਤਿ ਨਿਰਮਲਾ ਮਲੁ ਲਾਗੀ ਹਉਮੇ ਆਇ।। ਪਰਤਖਿ 
ਪਿਰੁ ਘਰਿ ਨਾਲਿ ਪਿਆਰਾ ਵਿਛੁੜਿ ਚੋਟਾ ਖਾਇ। ।੩।। ਮਨ ਕਰਹਲਾ ਪ੍ਰੀਤਮਾ ਹਰਿ ਰਿਦੈ 
ਭਾਲਿ ਭਾਲਾਇ।। ਉਪਾਇ ਕਿਤੈ ਨ ਲਭਈ ਗੁਰੁ ਹਿਰਦੈ ਹਰਿ ਦੇਖਾਇ। ।੪।। ਮਨ 
ਕਰਹਲਾ ਮੇਰੇ ਪ੍ਰੀਤਮਾ ਦਿਨੁ ਰੇਣਿ ਹਰਿ ਲਿਵਲਾਇ।। ਘਰ ਜਾਇ ਪਾਵਹਿ ਰੰਗ ਮਹਲੀ 
ਗੁਰੁ ਮੇਲੇ ਹਰਿ ਮੇਲਾਇ।।੫।। ਮਨ ਕਰਹਲਾ ਤੂੰ ਮੀਤੁ ਮੇਰਾ ਪਾਖੰਡੁ ਲੋਭੁ ਤਤਜਾਇ। । 
ਪਾਖੰਡਿ 


"ਇਹ ਸ਼ਬਦ ਚੌਥੀ ਪਾਤਸ਼ਾਹੀ ਜੀ_ਦਾ ਹੈ ਕਰਹਲੇ। ਕਿਸੈ ਲਿਖਾਰੀ ਨੇ ਉਤਾਰੇ ਵੇਲੇ ਯਾਦੋਂ ਲਿਖਿਆ ਹੈ. ਜੇ ਗੁਰਬਾਣੀ 
ਵੇਖ ਕੇ ਲਿਖਦਾ ਤਾਂ ਮ੪ ਦੀ ਉਸ ਨੂੰ ਜ਼ਰੂਰੀ ਸੋਝੀ ਆ ਜਾਂਦੀ। ਫ਼ਕੀਰ ਦੇ ਵਿਰਲਾਪ ਕਰਨ ਤੇ ਜੋ ਸ਼ਬਦ ਉਪਰ ਕਹਿ ਆਏ 
ਹਨ। ਜੀਉ ਤਪਤ ਹੈ' ਉਹ ਮੋਕੇ ਮੂਜਬ ਹੈ, ਇਹ ਸ਼ਬਦ ਵਾਧੂ ਹੈ। ਸੋ ਇਹ ਕਿਸੇ ਪਿਛਲੇ ਲਿਖਾਰੀ ਦਾ ਵਾਧਾ ਕੀਤਾ ਹੋਇਆ 
ਜਾਪਦਾ ਹੈ। 


5।। 58000 9800 5॥10। 0 ੬00੧ ੧3108।5॥0760011.60।। 


109 
ਲੋਭੀ _ਮਾਰੀਐ ਜਮ _ਡੰਡੁ _ਦੇਇ _ਸਜਾਇ।।੬।। ਮਨ _ਕਰਹਲਾ ਮੇਰੇ ਪ੍ਰਾਨ ਤੂੰ 
ਮੇਲੁ ਪਾਖੰਡੁ ਭਰਮੁ ਗਵਾਇ।। ਹਰਿ ਅੰਮ੍ਰਿਤਸਰੁ ਗੁਰਿ ਪੂਰਿਆ ਮਿਲਿ ਸੰਗਤੀ ਮਲੁ ਲਹਿ 
ਜਾਇ।।੭।। ਮਨ ਕਰਹਲਾ ਮੇਰੇ ਪਿਆਰਿਆ ਇਕ ਗੁਰ ਕੀ ਸਿਖ _ਸੁਣਾਇ। । 
ਇਹੁ ਮੋਹੁ ਮਾਇਆ ਪਸਰਿਆ ਅੰਤਿ ਸਾਥਿ ਨ ਕੋਈ ਜਾਇ। ।੮।। ਮਨ ਕਰਹਲਾ 
ਮੇਰੇ ਸਾਜਨਾ ਹਰਿ ਖਰਚੁ ਲੀਆ ਪਤਿ ਪਾਇ।। ਹਰਿ ਦਰਗਹ ਪੈਨਾਇਆ ਹਰਿ ਆਪਿ 
ਲਇਆ ਗਲਿ ਲਾਇ। ।੯।। ਮਨ ਕਰਹਲਾ ਗੁਰਿ ਮੰਨਿਆ ਗੁਰਮੁਖਿ ਕਾਰ ਕਮਾਇ।। ਗੁਰ 
ਆਗੈ ਕਰਿ ਜੋਦੜੀ ਜਨ ਨਾਨਕ ਹਰਿ ਮੇਲਾਇ। ।੧0।।੧।। 
ਤਬ ਦਰਸਨ ਕਾ ਸਦਕਾ ਕੋੜ੍ਹ ਦੂਰਿ ਹੋਇ ਗਇਆ, ਦੇਹੀ ਹੱਛੀ ਹੋਈ, ਆਇ ਪੇਰੇ 
ਪਇਆ, ਨਾਉਂ ਧਰੀਕੁ ਹੋਆ, ਗੁਰੂ ਗੁਰੂ ਲਗਾ ਜਪਣਿ। ਤਬਿ ਬਾਬਾ ਉਥਹੁ ਰਵਦਾ ਰਹਿਆ। 
੩੪. ਕਿੜੀਆਂ ਪਠਾਣਾਂ ਦੀਆਂ 
ਆਇ ਨਿਕਲਿਆ। _ਉਥੈ ਪਠਾਣ ਲੋਕ ਮੁਰੀਦ ਕੀਤਿਅਸੁ। ਤਬ ਓਹੁ ਪਠਾਣ ਲੋਕ ਲੈ 
ਲੈ ਸਰੋਦਿ' ਦਰ ਤੇ ਲਾਗੈ ਵਜਾਵਣਿ।। ਆਖਨਿ 'ਦਮਸਾਹ ਨਾਨਕੰ'। ਤਬ ਮਰਦਾਨੇ ਨੂੰ 
ਹੁਕਮੁ ਹੋਆ 'ਰਬਾਬੁ ਵਜਾਇ'। ਤਾਂ ਮਰਦਾਨੇ ਰਬਾਬ 


ਹਾ ਬਾ: ਨੁ: ਵਿਚ ਪਾਠ 'ਸਰਦ' ਹੈ, ਇਹ ਸਤਾਰ ਤੋਂ ਛੋਟਾ ਸਾਜ ਹੈ, ਜੋ _ਸਤਾਰ ਵਾਝੂ ਟੁੰਕਾਰ ਨਾਲ ਵਜਦਾ ਹੈ। 
ਪੰਜਾਬ ਵਿਚ ਇਸ ਨੂੰ 'ਸਰੋਦਾ' ਬੀ ਆਖਦੇ ਹਨ। 

`ਯੁਥਰਿਆਂ ਵਿਚ 'ਹਰਦਮ ਨਾਨਕ ਸ਼ਾਹ' ਤੇ ਨਜ਼ੀਰ ਦੀ ਕਵਿਤਾ ਵਿਚ ਹਰਦਮ ਬੋਲੋ ਗ਼ਜ਼ਲ ਇਸ ਗੀਤ ਦੀਆਂ ਹੋਰ 
ਰੂਪਾਂ ਵਿਚ ਬਦਲੀਆਂ ਸ਼ਕਲਾਂ ਹਨ। 


5।। 58000 9800 5॥10। 0 ੬00੧ ੧3108।5॥0760011.60।। 


110 

ਵਜਾਇਆ, ਰਾਗੁ ਤਿਲੰਗੁ ਕੀਤਾ, ਬਾਬੈ ਸਬਦੁ ਉਠਾਇਆ ਰਾਇਸਾ ਮ:੧।। 
ਜਿਨਿ ਕੀਆ ਤਿਨਿ ਦੇਖਿਆ ਕਿਆ ਕਹੀਐ ਰੇ ਭਾਈ।। ਆਪੇ ਜਾਣੈ ਕਰੇ ਆਪਿ ਜਿਨਿ 
ਵਾੜੀ ਹੈ ਲਾਈ।।੧।। ਰਾਇਸਾ ਪਿਆਰੇ ਕਾ ਰਾਇਸਾ ਜਿਤੁ ਸਦਾ ਸੁਖੁ ਹੋਈ।। ਰਹਾਉ। । 
ਜਿਨਿ ਰੰਗਿ ਕੰਤੁ ਨ ਰਾਵਿਆ ਸਾ ਪਛੋਰੇ ਤਾਣੀ।। ਹਾਥ ਪਛੋੜੇ ਸਿਰੁ ਧੁਣੈ ਜਬ ਰੈਣਿ 
ਵਿਹਾਣੀ।।੨।। ਪਛੋਤਾਵਾ ਨਾ ਮਿਲੈ ਜਬ ਚੂਕੇਗੀ ਸਾਰੀ।। ਤਾ ਫਿਰਿ ਪਿਆਰਾ ਰਾਵੀਐ ਜਬ 
ਆਵੇਗੀ ਵਾਰੀ।।੩।। ਕੰਤੁ ਲੀਆ ਸੋਹਾਗਣੀ ਮੇ ਤੇ ਵਧਵੀ ਏਹ।। ਸੇ ਗੁਣ ਮੁਝੈ ਨ 
ਆਵਣੀ ਕੈ ਜੀ ਦੋਸੁ ਧਰੇਹ।।੪।। ਜਿਨੀ ਸਖੀ ਸਹੁ ਰਾਵਿਆ ਤਿਨ ਪੂਛਉਗੀ ਜਾਏ। । 
ਪਾਇ _ਲਗਉ ਬੇਨਤੀ ਕਰਉ _ਲੇਉਗੀ ਪੰਥੁ _ਬਤਾਏ।।੫।। ਹੁਕਮੁ ਪਛਾਣੈ ਨਾਨਕਾ 
ਭਉ ਚੰਦਨ ਲਾਵੈ।। ਗੁਣ ਕਾਮਣ ਕਾਮਣਿ ਕਰੈ ਤਉ ਪਿਆਰੇ ਕਉ ਪਾਵੇ।।੬।। ਜੋ ਦਿਲਿ 
ਮਿਲਿਆ ਸੁ ਮਿਲਿ ਰਹਿਆ ਮਿਲਿਆ ਕਹੀਐ ਰੇ ਸੋਈ।। ਜੇ ਬਹੁਤੇਰਾ ਲੋਚੀਐ ਬਾਤੀ 
ਮੇਲੁ ਨ ਹੋਈ।।੭।। ਧਾਤੁ ਮਿਲੈ ਫੁਨਿ ਧਾਤੁ ਕਉ ਲਿਵ ਲਿਵੈ ਕਉ ਧਾਵੈ।। ਗੁਰਿ 
ਪਰਸਾਦੀ ਜਾਣੀਐ ਤਉ ਅਨਭਉ ਪਾਵੈ।।੮।। ਪਾਨਾਵਾੜੀ ਹੋਇ ਘਰਿ ਖਰੁ ਸਾਰ ਨ ਜਾਣੈ। । 
ਰਸੀਆ ਹੋਵੈ ਮੁਸਕ ਕਾ _ਤਬ ਫੂਲੁ _ਪਛਾਣੈ।।੯।। _ਅਪਿਓ ਪੀਵੈ ਜੋ ਨਾਨਕਾ 
ਭ੍ਰਮੁ ਭ੍ਰਮਿ ਸਮਾਵੈ।। ਸਹਜੇ ਸਹਜੇ ਮਿਲਿ ਰਹੈ ਅਮਰਾ ਪਦੁ ਪਾਵੈ। ।੧0।।੧।। 

ਤਬ ਪਠਾਣ ਲੋਕ ਮੁਰੀਦ ਹੋਇ ਲਾਗੇ “ਦਮਸਾਹ ਨਾਨਕ ਕਰਣਿ। ਤਬ ਗੁਰੂ ਬਾਬਾ 
ਓਥਹੁੰ ਰਵਦਾ ਰਹਿਆ। 


5।। 58000 9800 5॥10। 0 ੬00੧ ੧3108।5॥0੫6011.60।। 


111 
੩੫. ਸੈਦਪੁਰ ਦੀ ਬੰਦ 

ਫਿਰ ਫਿਰਦੇ ਫਿਰਦੇ' ਵਟਾਲੇ ਵਿਚਿਦੋ ਸੈਦਪੁਰਿ ਸੰਡੋਆਲੀ" ਜਾਇ ਨਿਕਲੇ। _ਅਰੀ 
ਪਠਾਣਾਂ ਦੀ ਘਰੀਂ ਵਿਵਾਹ ਹੋਂਦੇ ਹਿਨਿ, ਅਰੁ ਬਾਬੇ ਨਾਲਿ ਕੁਛੁ ਫਕੀਰ ਭੀ ਥੇ. ਪਰ 
ਖੁਧਿਆਰਥੁ _ਥੇ। _ਓਥੇ ਬਾਬਾ _ਜਾਇ ਬੈਠਾ, ਤਾਂ ਖਬਰ ਕਿਸੈ ਨ _ਲਧੀ। ਅਤੇ 
ਫਕੀਰੁ ਭੁਖੁ ਆਜਜੁ ਕੀਤੇ। ਤਬਿ ਬਾਬਾ ਉਠਿ ਖੜਾ ਹੋਆ, ਫਕੀਰ ਨਾਲ ਲੀਤੇ, ਨਾਲੇ 
ਮਰਦਾਨਾ ਲੀਤਾ, ਜਾਇ ਸੁਆਲ ਪਾਇਆ, ਪਰੁ ਸੁਆਲ ਕਿਨੈ ਮੰਨਿਓ ਨਾਹੀਂ, ਤਬ ਬਾਬਾ 
ਬਹੁਤੁ _ਕਰੋਪਿ" _ਹੋਆ। _ਆਖਿਓਸ: _'ਮਰਦਾਨਿਆ ! ਰਬਾਬੁ _ਵਜਾਇ'। _ਤਾਂ ਮਰਦਾਨੇ 
ਰਬਾਬੁ ਵਜਾਇਆ, ਰਾਗੁ ਤਿਲਿੰਗੁ ਕੀਤਾ, ਬਾਬੇ ਸਬਦੁ ਉਠਾਇਆ ਕਹਰ ਵਿਚੋਂ ਸਬਦੁ ਮ: 
੧।। 
ਜੈਸੀ ਮੇ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨੁ ਵੇ ਲਾਲੋ।। ਪਾਪ ਕੀ ਜੰ ਲੈ 
ਕਾਬਲਹੁ ਧਾਇਆ ਜੋਰੀ ਮੰਗੈ ਦਾਨ ਵੇ ਲਾਲੋ।। ਸਰਮੁ ਧਰਮੁ ਦੁਇ ਛਪਿ ਖਲੋਏ ਕੂੜੁ ਫਿਰੇ 
ਪਰਧਾਨੁ ਵੇ ਲਾਲੋ।। ਕਾਜੀਆ ਬਾਮਣਾ ਕੀ ਗਲ ਥਕੀ ਅਗਦੁ ਪੜੈ ਸੈਤਾਨੁ ਵੇ ਲਾਲੋ। । 
ਮੁਸਲਮਾਨੀਆ ਪੜਹਿ ਕਤੇਬਾ ਕਸਟ ਮਹਿ ਕਰਹਿ ਖੁਦਾਇ ਵੇ ਲਾਲੋ।। ਜਾਤਿ ਸਨਾਤੀ ਹੋਰਿ 
ਹਿਦਵਾਣੀਆ ਏਹਿ ਭੀ ਲੇਖੇ ਲਾਇ ਵੇ ਲਾਲੋ।। ਖੂਨ ਕੇ ਸੋਹਿਲੇ ਗਾਵਅਹਿ ਨਾਨਕ 
ਰਤੁ ਕਾ ਕੁੰਗੂ ਪਾਇ ਵੇ ਲਾਲੋ 


ਫਿਰਦੇ ਫਿਰਦੇ' ਪਾਠ ਹਾ: ਬਾ: ਨੁ: ਦਾ ਹੈ। 

“ਸੌਡਿਆਲੀ' ਦੀ ਥਾਂ 'ਸਿਰਿਆਲੀ' ਬੀ ਪਾਠ ਹੈ। 

'ਸੈਦ ਪੁਰ ਦੀ ਬਾਬਰ ਵਲੋਂ ਕਤਲਾਮ ਗੁਰੂ ਜੀ ਦੇ ਕੋਪ ਕਰਕੇ ਨਹੀਂ 
ਆਵੇ ਖਸਮ ਕੀ ਬਾਣੀ; ਉਹ ਤਾਂ ਵਾਹਿਗੁਰੂ ਤੋਂ ਆਇਆ ਇਲਹਾਮ ਦੱਸ ਰਹੇ 
ਬੁਰਾ ਦੱਸ ਰਹੇ ਹਨ, ਇਹ ਸਪਸ਼ਟ ਹੈ ਕਿ ਉਨ੍ਹਾਂ ਨੇ ਸਾਪ੍ਹ ਨਹੀਂ ਦਿਤਾ। ਕੋਪ 


ਹੋਈ, ਸ਼ਬਦ ਵਿਚ ਗੁਰੂ ਜੀ ਲਿਖਦੇ ਹਨ: ਜੈਸੀ ਮੈ 
ਹਨ, ਆਪ ਨਿਰਲੇਪ ਹਨ ਤੇ ਬਾਬਰ ਦੇ ਕਰਮ ਨੂੰ 
ਕਹਿਣਾ ਲਿਖਾਰੀ ਦੀ ਭੁੱਲ ਹੈ। 


5।। 58000 9800 5॥10। 0 ੬00੧ ੧3108।5॥0760011.60।। 


112 

।1੧1। ਸਾਹਿਬ ਕੇ ਗੁਣ ਨਾਨਕੁ ਗਾਵੈ ਮਾਸ ਪੁਰੀ ਵਿਚਿ ਆਖੁ ਮਸੋਲਾ।। ਜਿਨਿ ਉਪਾਈ 
ਰੰਗਿ ਰਵਾਈ ਬੈਠਾ ਵੇਖੇ ਵਖਿ ਇਕੇਲਾ।। ਸਚਾ ਸੋ ਸਾਹਿਬੁ ਸਚੁ ਤਪਵਾਸੁ ਸਚੜਾ 
ਨਿਆਉ ਕਰੇਗੁ ਮਸੋਲਾ।। ਕਾਇਆ ਕਪੜੁ ਟੁਕੁ ਟੁਕੁ ਹੋਸੀ ਹਿੰਦੁਸਤਾਨ ਸਮਾਲਸੀ ਬੋਲਾ। । 
ਆਵਨਿ ਅਠਤਰੈ ਜਾਨਿ ਸਤਾਨਵੈ ਹੋਰੁ ਭੀ ਉਠਸੀ ਮਰਦ ਕਾ ਚੇਲਾ।। ਸਚ ਕੀ ਬਾਣੀ 
ਨਾਨਕੁ ਆਖੇ ਸਚੁ ਸੁਣਾਇਸੀ ਸਚ ਕੀ ਬੇਲਾ। ।੨।।੩। ।੫।। 

ਜਾਂ ਏਹੁ ਸਬਦੁ ਬਾਬੈ ਕੀਤਾ ਤਾਂ ਇਕੁ ਬਿਰਾਮਣੁ ਮੇਵੇ ਕੀ ਚੰਗੇਰਿ ਘਿੰਨਿ ਆਇਆ, 
ਆਇ ਮਿਲਿਆ। ਆਖਿਓਸੁ 'ਮਿਹਰਵਾਨੁ, ਏਹੁ ਜੋ ਸਬਦੁ ਗਜਬ ਕਾ ਕੀਤਾ ਹੈ ਸੋ ਫੇਰੀਐ'। 
ਤਬ ਬਾਬੇ ਆਥਿਆ: 'ਸੁਆਮੀ ਹੁਣਿ ਫਿਰਣ ਤੇ ਰਹਿਆ, ਹੁਣ ਵਗੀ ਹੈ, ਪਰ ਤੂੰ ਆਇ 
ਮਿਲਿਆ ਹੈਂ ਸੋ ਬਖਸ਼ਿਆ ਹੈਂ, ਪਰ ਬਾਰਾ ਕੋਸ ਏਥਹੁੰ' ਇਕ ਟੋਬਾ ਹੈ, ਤੂ ਉਥੈ ਆਪਣਾ 
ਕੁਟੰਬੁ ਲੈਕਰਿ ਜਾਹਿ, ਏਥੇ ਰਹਿਣਾ ਨਾਹੀ। ਜੇ ਏਥੈ ਰਹੇਂਗਾ, ਤਾਂ ਮਾਰੀਅਹਿੰਗਾ। ਤਬ 
ਓਥਹੁ ਬਾਮਣੁ ਟਬਰ ਲੈਇ ਕਰਿ ਬਾਰਹ ਕੋਸਾ ਲੈ ਗਿਇਆ। ਉਜਾੜਿ ਵਿਚਿ ਜਾਇ ਬੈਠਾ। 
ਜਿਥੈ ਕੁਦਰਤਿ ਨਾਲਿ ਸੁਬਾਹ ਹੋਈ ਤਿਥੈ ਮੀਰੁ ਬਾਬਰੁ ਪਤਸਾਹੁ ਪਇਆ। ਜਿਉ ਪਇਆ, 
ਤਿਉ ਸੈਦ ਪੁਰੁ ਮਾਰਿਓਸੁ। ਆਸਿ ਪਾਸਿ ਗਗਿਰਾਉ ਸਭ ਮਾਰੇ। ਹਿੰਦੂ ਮੁਸਲਮਾਨਿ ਸਭਿ 
ਕਤਲਾਮ ਕੀਤੇ। ਘਰ ਲੁਟੇ. ਢਾਹੇ। ਇਜੇਹੀ ਮਾਰੁ ਬਾਬੈ ਦੇ ਸਬਦਿ ਕੀਤੀ ਪਠਾਣਾਂ ਜੋਗੁ। 
ਮਹਾਂ ਪੁਰਖਾਂ ਦਾ ਗਜਬੁ ਹੋਆ, ਖੁਦਾਇ ਮੰਨੇ ਫਕੀਰਾਂ ਨੂੰ" ਫਕੀਰਾਂ ਮੰਨਿਆਂ 


ਪਰ ਬਾਰਾ ਕੋਸ ਏਥਹੁ' ਦੀ ਥਾਂ 'ਇਥੋਂ ਬਾਹਰ ਕੋਹ ਦੁਹੁ ਉਪਰ' ਪਾਠ ਹਾ: ਬਾ: ਨੁ ਦਾ ਹੈ। 
ਬਾਰਹ ਕੋਸ' ਪਾਠ ਹਾ: ਬਾ: ਨੂ: ਵਿਚ ਨਹੀਂ ਹੈ। 
੨ ਪਾਠ ਹਾ: ਬਾ: ਨੁ: ਦਾ ਹੈ। 


5।। 58000 9800 5॥10। 0 ੬00੧ ੧3108।5॥0760011.60।। 


113 

ਖੁਦਾਇ। ਫਕੀਰਾਂ ਦਾ ਅਰਾਧਿਆ' ਖੁਦਾਇ ਸੁਣਦਾ ਹੈ; ਜੋ ਕੁਛ ਫਕੀਰਾਂ ਦੇ ਦਿਲਿ ਹੋਂਦੀ 
ਹੈ. ਸਾਈ ਕਰਦਾ ਹੈ। ਪਰੁ ਸੋ ਫਕੀਰੁ ਕਵਣ ਹੈ ? ਜਿ ਮਿਹਰ ਮੁਹਬਤਿ ਵਿਚ ਹੈਨਿ, ਕਮ- 
ਸੁਆਲ ਹਨ, ਸਿਦਕ ਸਬੂਰੀ ਵਿਚ ਹਨਿ: ਪੰਚਭੂ ਆਤਮਾ ਵਸਿ ਕੀਤੇ ਹੈਨਿ, ਦੂਰਿ ਅੰਦੇਸੀ 
ਭੀ ਨਹੀਂ ਕਰਿਦੇ, ਫਿਕਰਵਾਨਿ, ਮੋਮ ਦਿਲ ਸਾਦਿਕ ਹੈਂ. ਖੁਦਾਇ ਦੇ ਦਰਵੇਸ ਹੈਂ, ਸਿ ਫਕੀਰ 
ਉਹੁ ਹੈਂ। ਇਸ ਗ੍ਿਹੀ ਬੰਦੇ ਨੂੰ ਭੀ ਲੋੜੀਦੀ ਹੈ: ਜੇ ਕੋ ਚਹੁ ਵਰਨਾ ਵਿਚਿ ਫਕੀਰੀ ਦਾ 
ਬੇਖੁ ਕਰੇ, ਹਿੰਦੂ ਮੁਸਲਮਾਨ, ਚੋਰ ਜਾਰੁ, ਵਟਵਾੜਾ ਤਿਸਕੀ ਸੇਵਾ ਕਰਣੀ, ਕਰਮ ਨਾਹੀ 
ਬੀਚਾਰਣਾ”। 

ਤਬ ਬਾਬਾ ਅਤੇ ਮਰਦਾਨਾ ਬੰਦਿ ਵਿਚਿ ਆਏ ਸੈਦਪੁਰ ਕੀ। ਤਬ ਮੀਰ ਖਾਨ ਮੁਗਲ 
ਕੇ ਹਥਿ ਚੜੇ ਤਬ ਮੀਰ ਖਾਨਿ ਮੁਗਲਿ ਆਖਿਆ: 'ਇਨ ਗੋਲੇਆ ਤਾਈਂ ਲੈ ਚਲਹੁ'। ਤਬ 
ਬਾਬੇ ਦੇ ਸਿਰਿ ਪੰਡ ਮਿਲੀ, ਅਤੇ ਮਰਦਾਨੇ ਨੂੰ ਘੋੜਾ ਪਕੜਾਇਆ। _ਤਬ ਬਾਬਾ 
ਬੋਲਿਆ, ਸਬਦੁ:- 

ਮਾਰੂ ਮਹਲਾ ੧। । 

ਮੁਲ ਖਰੀਦੀ ਲਾਲਾ ਗੋਲਾ ਮੇਰਾ ਨਾਉ ਸਭਾਗਾ।। ਗੁਰ ਕੀ ਬਚਨੀ ਹਾਟਿ ਬਿਕਾਨਾ 
ਜਿਤੁ ਲਾਇਆ ਤਿਤੁ ਲਾਗਾ।।੧।। ਤੇਰੇ ਲਾਲੇ ਕਿਆ ਚਤੁਰਾਈ।। ਸਾਹਿਬ ਕਾ ਹੁਕਮੁ ਨ 
ਕਰਣਾ ਜਾਈ।।੧।। ਰਹਾਉ।। ਮਾ ਲਾਲੀ ਪਿਉ ਲਾਲਾ ਮੇਰਾ ਹਉ ਲਾਲੇ ਕਾ ਜਾਇਆ।। 
ਲਾਲੀ ਨਾਚੈ ਲਾਲਾ ਗਾਵੇ ਭਗਤਿ ਕਰਉ ਤੇਰੀ ਰਾਇਆ।।੨।। ਪੀਅਹਿ ਤ ਪਾਣੀ ਆਣੀ 
ਮੀਰਾ ਖਾਹਿ ਤ ਪੀਸਣ ਜਾਉ।। ਪਖਾ ਫੇਰੀ ਪੈਰ ਮਲੋਵਾ ਜਪਤ ਰਹਾ ਤੇਰਾ ਨਾਉ। ।੩।। 
ਲੂਣ ਹਰਾਮੀ ਨਾਨਕੁ ਲਾਲਾ ਬਖਸਿਹਿ 


'ਅਰਾਧਿਆਂ ਦੀ ਥਾਂ ਹਾ: ਬਾ: ਨੁਸਖੇ ਵਿਚ 'ਆਖਿਆ' ਪਾਠ ਹੈ। 
ਇਹ ਕਰਤਾ ਜੀ ਨੇ ਆਪਣੀ ਵਲੋਂ ਉਪਦੇਸ਼ ਆਖਿਆ ਹੈ। 


5।। 58000 9800 5॥10। 0 ੬00੧ ੧3108।5॥0੫6011.60।। 


114 

ਤੁਧ _ਵਡਿਆਈ।। ਆਦਿ ਜੁਗਾਦਿ ਦਇਆਪਤਿ ਦਾਤਾ ਤੁਧੁ ਵਿਣੁ ਮੁਕਤਿ ਨ 
ਪਾਈ। ।੪।।੬।। 

ਤਾਂ ਮਰਦਾਨੇ ਅਰਜੁ ਕੀਤਾ, ਆਖਿਓਸੁ: 'ਜੀ ਇਨਾਂ ਦੇ ਬਾਬਿ ਕਿਆ ਵਰਤੀ ? ਜੋ 
ਪੈਰਾਂ ਤੇ ਉਬਾਹਣੀਆਂ ਹੈਨਿ, ਅਤੇ ਰੋਂਦੀਆਂ ਹੈਨਿ'। ਤਬਿ ਬਾਬੇ ਆਖਿਆ: 'ਮਰਦਾਨਿਆਂ” ! 
ਰਬਾਬੁ ਵਜਾਇ'। ਤਾਂ ਮਰਦਾਨੇ ਆਖਿਆ: 'ਜੀ ਮੇਰੇ ਹਥਿ ਘੋੜਾ ਹੈ'। ਤਾਂ ਬਾਬੇ ਆਖਿਆ: 
'ਵਾਹਿਗੁਰੂ ਕਰਕੇ ਘੋੜਾ _ਹਥਹੁੰ ਛੋੜਿ ਦਿਹਿ'। ਤਾਂ ਮਰਦਾਨਿ ਘੋੜਾ ਛੋਡਿ _ਦਿਤਾ। 
ਰਬਾਬੁ ਵਜਾਇਆ, ਰਾਗੁ ਤਿਲੰਗ ਕੀਤਾ, ਬਾਬਾ ਬੋਲਿਆ ਸਬਦੁ ਮ:੧"- 
ਹਰਿ ਕੀਆ ਕਥਾ ਕਹਾਣੀਆਂ ਗੁਰਿ ਮਤਿ ਸੁਣਾਈਆ।। ਬਲਿਹਾਰੀ ਗੁਰ ਆਪਣੇ ਗੁਰ 
ਕਉ ਬਲਿ ਜਾਈਆ।।੨।। ਆਇ ਮਿਲੁ ਗੁਰਸਿਖਿ ਆਇ ਮਿਲੁ ਤੂ ਮੇਰੇ ਗੁਰੂ ਕੇ ਪਿਆਰੇ। । 
ਰਹਾਉ।। ਹਰਿ ਕੇ ਗੁਣ ਹਰਿ ਭਾਵਦੇ ਸੇ ਗੁਰੂ ਤੇ ਪਾਏ। ।ਜਿਨ 


ਰਾ ਬਾ: ਨੁ: ਵਿਚ ਪਾਠ 'ਮਰਦਿਨਿਆਂ' ਹੈ ਵਲੈਤ ਵਾਲੇ ਲਿਖਾਰੀ ਦੀ ਭੁੱਲ ਹੈ 'ਮਰਦਾਨਿਆ' ਲਿਖਣਾ। 

ਇਹ ਸ਼ਬਦ ਚੌਥੇ ਪਾਤਸ਼ਾਹ ਜੀ ਦਾ ਹੈ, ਇਹ ਇਥੇ ਕਰਤਾ ਜੀ ਦੀ ਆਪਣੀ ਯਾ ਕਿਸੇ ਉਤਾਰੇ ਵਾਲੇ ਲਿਖਾਰੀ ਦੀ ਭੁੱਲ 
ਨਾਲ ਆਯਾ ਹੈ, ਇਸ ਮੋਕੇ ਜੋ ਸ਼ਬਦ ਗੁਰੂ ਜੀ ਨੇ ਉਚਾਰਿਆ ਸੀ ਸੋ ਇਹ ਹੈ-ਆਸਾ ਮਹਲਾ ੧।। 

ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨ ਡਰਾਇਆ। । ਆਪੈ ਦੋਸੁ ਨ ਦੇਈ ਕਰਤਾ ਜਮੁ ਕਰਿ ਮੁਗਲੂ ਚੜਾਇਆ।। ਏਤੀ 
ਮਾਰ ਪਈ ਕੁਰਲਾਣੈ ਤੈਂ ਕੀ ਦਰਦੁ ਨ ਆਇਆ।।੧।। ਕਰਤਾ ਤੂੰ ਸਭਨਾ ਕਾ ਸੋਈ।। ਜੇ ਸਕਤਾ ਸਕਤੇ ਕਉ ਮਾਰੇ ਤਾ ਮਨਿ 
ਰੋਸੁ ਨ ਹੋਈ।।੧।। ਰਹਾਉ।। ਸਕਤਾ ਸੀਹੁ ਮਾਰੇ ਪੈ ਵਗੈ ਖਸਮੇ ਸਾ ਪੁਰਸਾਈ।। ਰਤਨ ਵਿਗਾੜਿ ਵਿਗੋਏ ਕੁਤੀ ਮੁਇਆ ਸਾਰ 
ਨ ਕਾਈ।। ਆਪੇ ਜੋੜਿ ਵਿਛੋੜੇ ਆਪੇ ਵੇਖੁ ਤੇਰੀ ਵਡਿਆਈ। ।੨।। ਜੇ ਕੋ ਨਾਉ ਧਰਾਏ ਵਡਾ ਸਾਦ ਕਰੇ ਮਨਿ ਭਾਣੇ।। ਖਸਮੈ 
ਨਦਰੀ ਕੀੜਾ ਆਵੈ ਜੇਤੇ ਚੁਗੈ ਦਾਣੇ।। ਮਰਿ ਮਰਿ ਜੀਵੈ ਤਾ ਕਿਛੁ ਪਾਏ ਨਾਨਕ ਨਾਮੁ ਵਖਾਣੇ।।੩। ।੫।।੩੮। । 


5।। 58000 9800 5॥10। 0 ੬00੧ ੧3108।5॥0੫6011.60।। 


115 

ਗੁਰੁ ਕਾ ਭਾਣਾ ਮੰਨਿਆ ਤਿਨੁ ਘੁਮਿ ਘੁਮਿ ਜਾਏ।।੨।। ਜਿਨਿ ਸਤਿਗੁਰੁ ਪਿਆਰਾ ਦੇਖਿਆ 
ਤਿਨ ਕਉ ਹਉ ਵਾਰੀ।। ਜਿਨ ਗੁਰ ਕੀ ਕੀਤੀ ਚਾਕਰੀ ਤਿਨ ਸਦ ਬਲਿਹਾਰੀ।।੩।। ਹਰਿ 
ਹਰਿ ਤੇਰਾ ਨਾਮੁ ਹੈ ਦੁਖ ਮੇਟਣਹਾਰਾ।। ਗੁਰ ਸੇਵਾ ਤੇ ਪਾਈਐ ਗੁਰਮੁਖਿ ਨਿਸਤਾਰਾ। ।੪।। 
ਜੋ ਹਰਿ ਨਾਮੁ ਧਿਆਇਦੇ ਤੇ ਜਨ ਪਰਵਾਨਾ।। ਤਿਨ ਵਿਟਹੁ ਨਾਨਕ ਵਾਰਿਆ ਸਦਾ ਸਦਾ 
ਕੁਰਬਾਨਾ।।੫।। ਸਾ ਹਰਿ ਤੇਰੀ ਉਸਤਤਿ ਹੈ ਜੋ ਹਰਿ ਪ੍ਰਭ ਭਾਵੈ।। ਜੋ ਗੁਰਮੁਖਿ 
ਪਿਆਰਾ ਸੇਵਦੇ ਤਿਨ ਹਰਿ ਫਲੁ ਪਾਵੈ।।੬।। ਜਿਨਾ ਹਰਿ ਸੇਤੀ ਪਿਰਹੜੀ ਤਿਨਾ ਜੀਅ ਪ੍ਰਭ 
ਨਾਲੇ।। ਓਇ ਜਪਿ ਜਪਿ ਪਿਆਰਾ ਜੀਵਦੇ ਹਰਿ ਨਾਮ ਸਮਾਲੇ।।੭।। ਜਿਨਿ ਗੁਰਮੁਖਿ 
ਪਿਆਰਾ ਸੇਵਿਆ ਤਿਨ ਕਉ ਘੁਮਿ ਜਾਇਆ।। ਓਇ ਆਪਿ ਛੁਟੇ ਪਰਵਾਰ 
ਸਿਉ ਸਭੁ ਜਗਤੁ ਛਡਾਇਆ।।੮।। ਗੁਰਿ ਪਿਆਰੈ ਹਰਿ ਸੇਵਿਆ ਗੁਰੁ ਧਨੁ ਗੁਰੁ ਧੰਨੋ। । 
ਗੁਰਿ ਹਰਿ ਮਾਰਗੁ ਦਸਿਆ ਗੁਰੁ ਪੁੰਨੁ ਵਡਪੁੰਨੋ।।੯।। ਜੋ ਗੁਰਸਿਖ ਗੁਰੁ ਸੇਵਦੇ ਸੇ ਪੁੰਨ 
ਪਰਾਣੀ।। _ਜਨ _ ਨਾਨਕ _ ਤਿਨ _ ਕਉ ਵਾਰਿਆ ਸਦਾ ਸਦਾ _ਕੁਰਬਾਣੀ। ।੧0।। 
ਗੁਰਮੁਖਿ ਸਖੀ ਸਹੇਲੀਆ ਸੇ ਆਪਿ ਹਰ ਭਾਈਆ।। ਹਰਿ ਦਰਗਹ ਪੇਨਾਈਆ ਹਰਿ ਆਪ 
ਗਲਿ ਲਾਈਆ। ।੧੧।। ਜੋ ਗੁਰਮੁਖਿ ਨਾਮੁ ਧਿਆਇਦੇ ਤਿਨ ਦਰਸਨੁ ਦੀਜੈ।। ਹਮ ਤਿਨਕੇ 
ਚਰਣ ਪਖਾਲਦੇ ਧੂੜਿ ਘੋਲਿ ਘੋਲਿ ਪੀਜੈ।।੧੨।। ਪਾਨ ਸੁਪਾਰੀ ਖਾਤੀਆ ਮੁਖਿ ਬੀੜੀਆ 
ਲਾਈਆ।। ਹਰਿ ਹਰਿ ਕਦੇ ਨ ਚੇਤਿਓ ਜਮਿ ਪਕੜਿ ਚਲਾਈਆ। ।੧੩।। ਜਿਨ ਹਰਿ ਨਾਮਾ 
ਹਰਿ ਚੇਤਿਆ ਹਿਰਦੈ ਉਰਿ ਧਾਰੇ।। ਤਿਨ ਜਮੁ ਨੇੜਿ ਨ ਆਵਈ ਗੁਰ ਸਿਖ ਗੁਰ 
ਪਿਆਰੇ।।੧੪।। ਹਰਿ ਕਾ ਨਾਮੁ ਨਿਧਾਨੁ ਹੈ ਕੋਈ ਗੁਰਮੁਖਿ ਜਾਣੈ।। ਨਾਨਕ 
ਜਿਨ ਸਤਿਗੁਰੁ ਭੇਟਿਆ ਰੰਗਿ ਰਲੀਆ ਮਾਣੈ।।੧੫।। ਸਤਿਗੁਰੁ ਦਾਤਾ 


5।। 58000 9800 5॥10। 0 ੬00੧ ੧3108।5॥0੫6011.60।। 


116 

ਆਖੀਐ ਤੁਸਿ ਕਰੇ _ਪਸਾਓ।। _ਹਉ ਗੁਰ ਵਿਟਹੁ ਸਦ _ਵਰਿਆ ਜਿਨਿ _ਦਿਤੜਾ 
ਨਾਓ। ।੧੬।। ਸੋ ਧੰਨੁ ਗੁਰੂ ਸਾਬਾਸਿ ਹੈ ਹਰਿ ਦੇਇ ਸਨੇਹਾ।। ਹਉ ਵੇਖਿ ਵੇਖਿ 
ਗੁਰੂ `ਵਿਗਸਿਆ ਗੁਰ ਸਤਿਗੁਰ ਦੇਹਾ। ।੧੭।। ਗੁਰ ਰਸਨਾ ਅੰਮ੍ਰਿਤ ਬੋਲਦੀ ਹਰਿ 
ਨਾਮਿ ਸੁਹਾਵੀ।। ਜਿਨ ਸੁਣਿ ਸਿਖਾ ਗੁਰੁ ਮੰਨਿਆ ਤਿਨਾ ਭੁਖ ਸਭ ਜਾਵੀ।।੧੮।। ਹਰਿ ਕਾ 
ਮਾਰਗੁ ਆਖੀਐ ਕਹੁ ਕਿਤੁ ਬਿਧਿ ਜਾਈਐ।। ਹਰਿ ਹਰਿ ਤੇਰਾ ਨਾਮੁ ਹੈ ਹਰਿ ਖਰਚੁ ਲੈ 
ਜਾਈਐ। ।੧੯।। ਜਿਨ ਗੁਰਮੁਖਿ ਹਰਿ ਆਰਾਧਿਆ ਸੇ ਸਾਹ ਵਡ ਦਾਣੇ।।ਹਉ ਸਤਿਗੁਰ 
ਕਉ ਸਦ ਵਾਰਿਆ ਗੁਰ ਬਚਨਿ ਸਮਾਣੇ।।੨0।। ਤੂੰ ਠਾਕੁਰੁ ਤੂ ਸਾਹਿਬੋ ਤੂ ਹੈ ਮੇਰਾ 
ਮੀਰਾ।। ਤੁਧੁ ਭਾਵੈ ਤੇਰੀ ਬੰਦਗੀ ਤੂ ਗੁਣੀ ਗਹੀਰਾ।।੨੧।। ਆਪੇ ਹਰਿ ਇਕ ਰੰਗੁ ਹੈ 
ਆਪੇ ਬਹੁ ਰੰਗੀ।। ਜੋ ਤਿਸੁ ਭਾਵੇ ਨਾਨਕਾ ਸਾਈ ਗਲ ਚੰਗੀ। । 

ਜਬ ਬਾਬੇ ਏਹੁ ਸਬਦੁ ਮਿਲਿਆ ਤਾਂ ਮੀਰਖਾਨੁ ਮੁਗਲੁ ਆਇ ਗਇਆ। ਜਾਂ ਆਇਕੇ 
ਦੇਖੇ ਤਾਂ ਪੰਡ ਸਿਰ ਉਪਰਿ ਹਥੁ ਭਰਿ ਚਲੀ ਜਾਂਦੀ ਹੈ. ਅਤੇ ਘੋੜਾ ਪਿਛੈ ਲਗਾ ਜਾਂਦਾ ਹੈ। 
ਤਬ ਸੁਲਤਾਨ ਬਾਬਰ ਪਾਤਿਸਾਹ ਨੂੰ ਖਬਰਿ ਕੀਤੀ, ਆਖਿਓਸੁ: 'ਜੀ ਇਕੁ ਫਕੀਰੁ ਜੋ ਬੰਦਿ 
ਵਿਚਿ ਆਇਆ ਹੈ, ਤਿਸਦੇ ਸਿਰ ਉਪਰਿ ਹਥ ਭਰ” ਪੰਡ ਜਾਂਦੀ ਹੈ। ਅਤੇ ਉਸਦੇ ਇਕ 
ਡੂਮ ਹੈ ਤਿਸਦੇ ਪਿਛੇ ਘੋੜਾ ਜਾਂਦਾ ਹੈ। ਅਰੁ ਰਬਾਬੁ ਵਜਾਇਦਾ ਜਾਂਦਾ ਹੈ, ਖੁਦਾਇ ਦੀ 
ਬੰਦਗੀ ਕਰਦਾ ਹੈ'। ਤਾਂ ਪਾਤਿਸਾਹੁ ਆਖਿਆ: 'ਐਸਿਆਂ ਫਕੀਰਾਂ ਹੁਂਦਿਆਂ ਸਹਰੁ ਮਾਰਣਾ 
ਨਾਹ ਥਾ'। ਤਾਂ ਮੀਰ ਆਖਿਆ: 'ਜੀ ਕਰਮੁ ਕਰਿਕੈ ਦੇਖਹੁ'। 

ਤਬ ਡੇਰੇ ਜਾਇ ਪਾਏ ਕੋਹਾਂ ਦੁਹੁੰ ਉਪਰਿ। ਤਬ ਚਕੀਆਂ 


੧ 1 
ਹਾਥ ਭਰ' ਪਾਠ ਹਾ: ਬਾ: ਨੁ: ਦਾ ਹੈ। 


5।। 58000 9800 5॥10। 0 ੬00੧ ੧3108।5॥0੫6011.60।। 


117 
ਮਿਲੀਆਂ। ਆਥਿਓਨੈ ਜੋ _'ਦਾਣਾ ਦਲਹੁ ਸਰਕਾਰ ਕਾ'। ਪਠਾਣੀ ਅਤੇ ਖਤਰਾਣੀਆਂ ਅਤੇ 
ਬਾਮਣੀਆਂ ਸਭੇ ਇਕਠੀਆਂ ਬਹਾਲੀਆਂ ਅਤੇ ਚਕੀਆਂ ਅਗੈ ਮਿਲੀਆਂ। ਤਬ ਬਾਬੇ ਨੂੰ ਭੀ 
ਇਕ ਚਕੀ ਮਿਲੀ, ਤਾਂ ਬਾਬੇ ਕੀ ਚਕੀ ਆਪੈ ਫਿਰੇ। ਬਾਬਾ ਬੈਠਾ ਗਾਲਾ ਹੀ ਪਾਵੈ। ਤਦਿ 
ਪਾਤਿਸਾਹੁ ਆਇ ਗਇਆ। ਤਬ ਬਾਬਾ ਬੋਲਿਆ ਸਬਦੁ ਸ੍ਰੀ ਸਤਿਗੁਰੂ ਪ੍ਰਸਾਦਿ- 

ਰਾਗੁ ਆਸਾ ਮਹਲਾ ੧ ਅਸਟਪਦੀਆ ਘਰੁ ੩।। 

ਜਿਨ੍ਹ ਸਿਰਿ ਸੋਹਨਿ ਪਟੀਆ ਮਾਂਗੀ ਪਾਇ ਸੰਧੂਰੁ।। ਸੇ ਸਿਰ ਕਾਤੀ ਮੁੰਨੀਅਨਿ ਗਲ ਵਿਚਿ 
ਆਵੈ ਧੂੜਿ।। ਮਹਲਾ ਅੰਦਰਿ _ਹੋਦੀਆ ਹੁਣਿ ਬਹਨਿ ਨ ਮਿਲਨਿ _ਹਦੂਰਿ।।੧।। 
ਆਦੇਸੁ ਬਾਬਾ ਆਦੇਸੁ।। ਆਦਿ ਪੁਰਖ ਤੇਰਾ ਅੰਤੁ ਨ ਪਾਇਆ ਕਰਿ ਕਰਿ ਦੇਖਹਿ 
ਵੇਸ।।੧।। ਰਹਾਉ।। ਜਦਹੁ ਸੀਆ ਵੀਆਹੀਆ ਲਾੜੇ ਸੋਹਨਿ ਪਾਸਿ।। ਹੀਡੋਲੀ ਚੜਿ 
ਆਈਆ ਦੰਦ ਖੰਡ ਕੀਤੇ ਰਾਸਿ।। ਉਪਰਹੁ ਪਾਣੀ ਵਾਰੀਐ ਝਲੇ ਝਿਮਕਿਨ ਪਾਸਿ।।੨।। 
ਇਕ _ਲਖੁ _ਲਹਨਿ _ਬਹਿਠੀਆਂ _ਲਖੁ _ਲਹਨਿ _ਖੜੀਆ।। _ਗਰੀ ਛੁਹਾਰੇ ਖਾਂਦੀਆਂ 
ਮਾਣਨ੍ਹਿ ਸੇਜੜੀਆ।। ਤਿਨਿ ਗਲਿ _ਸਿਲਕਾ ਪਾਈਆ _ਤੁਟਨ੍ਹਿ _ਮੋਤਸਰੀਆ। ।੩। । 
ਧਨੁ ਜੋਬਨੁ ਦੁਇ ਵੈਰੀ ਹੋਏ ਜਿਨ੍ਹੀ ਰਖੇ ਰੰਗੁ ਲਾਇ।। ਦੂਤਾ ਨੋ ਫੁਰਮਾਇਆ ਲੈ ਚਲੇ 
ਪਤਿ ਗਵਾਇ।। ਜੇ ਤਿਸੁ ਭਾਵੈ ਦੇ ਵਡਿਆਈ ਜੇ ਭਾਵੇ ਦੇਇ ਸਜਾਇ।।੪।। ਅਗੇ ਦੇ ਜੇ 
ਚੈਤੀਐ ਤਾਂ ਕਾਇਤੁ ਮਿਲੈ ਸਜਾਇ।। ਸਾਹਾਂ ਸੁਰਤਿ ਗਵਾਈਆ ਰੰਗੁ ਤਮਾਸੈ `ਚਾਇ। । 
ਬਾਬਰਵਾਣੀ ਫਿਰਿ ਗਈ ਕੁਇਰੁ ਨ ਰੋਟੀ ਖਾਇ।।੫।। ਇਕਨਾ ਵਖਤ ਖੁਆਈਅਹਿ ਇਕਨ੍ਹਾ 
ਪੂਜਾ ਜਾਇ।। ਚਉਕੇ ਵਿਣੁ ਹਿੰਦਵਾਣੀਆ ਕਿਉ 


ਭੀ ਇਕ' ਹਾ ਬਾ: ਨੁ: ਦਾ ਹੈ। 


5।। 58000 9800 5॥10। 0 ੬00੧ ੧3108।5॥0੫6011.60।। 


118 

ਟਿਕੇ ਕਢਹਿ ਨਾਇ।। ਰਾਮੁ ਨ ਕਬਹੂ ਚੇਤਿਓ ਹੁਣਿ ਕਹਣਿ ਨ ਮਿਲੈ ਖੁਦਾਇ। ।੬।। 
ਇਕਿ ਘਰਿ ਆਵਹਿ ਆਪਣੈ ਇਕਿ ਮਿਲਿ ਮਿਲਿ ਪੁਛਹਿ ਸੁਖ।। ਇਕਨਾ ਏਹੋ ਲਿਖਿਆ 
ਬਹਿ ਬਹਿ ਰੋਵਹਿ ਦੁਖ।। ਜੋ ਤਿਸੁ ਭਾਵੈ ਸੋ ਥੀਐ ਨਾਨਕ ਕਿਆ ਮਾਨੁਖ। ।੨।।੧੧।। 

ਤਦਹੁ ਪਾਤਿਸਾਹਿ ਪੁਛਿਆ, ਬਾਬਰੁ'। ਤਦੋਂ ਬਾਬਾ _ਬਿਸਮਾਦ ਕੇ ਘਰਿ ਆਇਆ। 
ਤਦਹੁ ਕਰਾਮਾਤ ਲਗਾ ਮੰਗਣਿ। ਉਤ ਮਹਿਲਿ ਸਬਦੁ ਹੋਆ ਰਾਗ ਤਿਲੰਗ ਵਿਚ ਮ:੧।। 
ਜਿਸ ਤੂੰ ਰਖਹਿ _ਮਿਹਰਿਵਾਨੁ ਕੋਈ ਨ ਸਕੈ ਮਾਰੇ।। ਤੇਰੀ ਉਪਮਾ ਕਿਆ ਗਨੀ 
ਤਉ ਅਗਨਤ ਉਧਾਰੇ।।੧।। ਰਖਿ ਲਹਿ ਪਿਆਰੇ ਰਾਖਿ ਲੇਹ ਮੇ ਦਾਸਰਾ ਤੇਰਾ।। ਜਲਿ 
ਥਲਿ ਮਹੀਅਲਿ ਰਵਿ ਰਹਿਆ ਸਚਾ ਠਾਕੁਰ ਮੇਰਾ।। ਰਹਾਉ।। ਜੈ ਦੇਉ ਨਾਮਾ ਤੈ ਰਾਖ 
ਲੀਏ ਤੇਰੇ ਭਗਤਿ ਪਿਆਰੇ।। ਜਿਨ ਕਉ ਤੇ ਆਪਣਾ ਨਾਮ ਦੀਆ ਸੇ ਤੈ ਪਾਰਿ 
ਉਤਾਰੇ। ।੨।। ਨਾਮਾ ਸੈਨੂ ਕਬੀਰੁ ਤਿਲੋਚਨ ਤਉ ਰਾਖਿ ਲੀਏ ਤੇਰੇ ਨਾਮ ਸੰਗਿ ਬਨਿਆ। । 
ਰਵਦਾਸੁ `ਚਮਿਆਰੁ ਧਾਨਾ ਤਉ ਰਾਖਿ ਲੀਆ ਤੇਰਿਆ ਭਗਤਾ ਸੰਗਿ ਗਨਿਆ। ।੩।। 
ਨਾਨਕੁ ਕਰਤਾ ਬੇਨਤੀ ਕੁਲ ਜਾਨਿ ਕਾ ਹੀਨਾ।। ਸੰਸਾਰ ਸਾਗਰ ਤੇ ਕਾਢਿ ਕੈ ਅਪੁਨਾ ਕਰਿ 
ਲੀਨਾ। ।੪8।। 

ਜਾ ਬਾਬੇ ਏਹੁ ਸਬਦੁ ਆਖਿਆ, ਤਾਂ ਪਾਤਿਸਾਹਿ ਬਾਬਰ ਆਇ ਪੈਰ ਚੁੰਮੇ। । 
ਆਖਿਓਸੁ: 'ਇਸੁ ਫਕੀਰ ਦੇ ਮੁਹਿ ਵਿਚਿ 


ਹਾ: ਬਾ: ਨੁਸਖੇ ਵਿਚ ਪਦ 'ਇਥੇ ਬਾਬਰ' ਇਥੇ ਹੈ ਨਹੀਂ ਅਤੇ ਇਹ ਭੀ ਬੇਲੋੜਾ ਭਾਸਦਾ ਹੈ। 
ਇਹ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਾਹਰ ਦਾ ਹੈ. ਗੁਰਬਾਣੀ ਨਹੀਂ ਹੈ। 


5।। 58000 9800 5॥10। 0 ੬00੧ ੧3108।5॥0੫6011.60।। 


119 

ਖੁਦਾਇ ਨਦਰਿ ਆਂਵਦਾ ਹੈ'। ਤਬ ਲੋਕ ਹਿੰਦੂ ਮੁਸਲਮਾਨ ਸਭ ਸਲਾਮਾਂ ਲਗੇ ਕਰਣਿ। ਤਾਂ 
ਪਾਤਿਸਾਹ ਆਖਿਆ: 'ਏ ਦਰਵੇਸ ਕੁਛ ਕਬੂਲ ਕਰੁ'। ਤਾਂ ਬਾਬੈ ਆਖਿਆ: ਅਸਾਡੇ ਕੰਮ 
ਕੁਛੁ ਨਾਹੀਂ, ਪਰੁ ਏਹ ਜੋ ਬੰਦਿ ਹੋਈ ਸੈਦਪੁਰ ਕੀ, ਸੋ ਛੋਡਿ ਦੇਹਿ, ਅਤੇ ਇਨਾ ਕਾ 
ਕਛੁ ਗਇਆ ਹੈ ਸੋ ਫਿਰਿ ਦੇਹਿ'। ਤਬਿ ਬਾਬਰਿ ਪਾਤਿਸਾਹ ਹੁਕਮੁ ਕੀਤਾ: ਜੋ ਬੰਦ ਹੈ, ਸੋ 
ਛੋਡ ਦੇਹੁ, ਅਤੇ ਵਸਤੁ ਫਿਰਿ ਦੇਹੁ'। ਤਾਂ ਸੈਦਪੁਰ ਕੀ ਬੰਦਿ ਦਰੋਬਸਤੁ ਛੋਡਿ ਦਿਤੀ। ਤਬ 
ਬਾਬੇ ਬਿਨਾਂ ਜਾਵਨਿ ਨਾਂਹੀਂ। ਤਬ ਬਾਬਾ ਤੀਸਰੇ ਦਿਨਿ ਸੈਦਪੁਰ ਫਿਰਿ ਆਇਆ। ਜਾਂ ਆਇ 
ਕਰਿ ਦਿਖੇ ਤਾਂ ਕੀ ਵੇਖੇ ਸਭ ਕਤਲਾਮ ਪਏ ਹੈਨਿ। ਤਬ ਬਾਬੈ ਆਖਿਆ : 'ਮਰਦਾਨਿਆਂ ! 
ਇਹ ਕਿਆ ਵਰਤੀ ?' ਤਾਂ ਮਰਦਾਨੇ ਆਖਿਆ : 'ਜੀ ਪਾਤਿਸਾਹ ! ਜੋ ਤੁਧੁ ਭਾਣਾਂ ਸਾਈ 
ਵਰਤੀ'। ਤਬ ਬਾਬੈ ਆਖਿਆ: 'ਮਰਦਾਨਿਆਂ ! ਰਬਾਬੁ ਵਜਾਇ'। ਮਰਦਾਨੇ ਰਬਾਬੁ ਵਜਾਇਆ 
ਰਾਗੁ ਆਸਾ ਕੀਤਾ, ਬਾਬੈ ਸਬਦੁ ਉਠਾਇਆ ਮ:੧। । 

ਕਹਾ ਸੁ ਖੇਲ ਤਬੇਲਾ ਘੋੜੇ ਕਹਾ ਭੇਰੀ ਸਹਨਾਈ।। ਕਹਾ ਸੁ ਤੇਗ ਬੰਦ ਗਾਡੇਰੜਿ 
ਕਹਾ ਸੁ ਲਾਲ ਕਵਾਈ।। ਕਹਾ ਸੁ ਆਰਸੀਆ ਮੁਹ ਬੰਕੇ ਐਥੇ ਦਿਸਹਿ ਨਾਹੀ। ।੧।। 
ਇਹੁ ਜਗੁ ਤੇਰਾ ਤੂ ਗੋਸਾਈ।। ਏਕ ਘੜੀ ਮਹਿ ਥਾਪਿ ਉਥਾਪੈ ਜਰੁ ਵੰਡਿ ਦੇਵਹਿ 
ਭਾਈ।।੧।। ਰਹਾਉ।।ਕਹਾਂ ਸੁ ਘਰ ਦਰ ਮੰਡਪ ਮਹਲਾ ਕਹਾ ਸੁ ਬੰਕ ਸਰਾਈ। । 
ਕਹਾਂ ਸੁ ਸੇਜ ਸੁਖਾਲੀਕਾਮਣਿ ਵੇਖਿ ਨੀਦ ਨਾ ਪਾਈ।। ਕਹਾ ਸੁ ਪਾਨ ਤੰਬੋਲੀ ਹਰਮਾ 
ਹੋਈਆ ਛਾਈ ਮਾਈ।।੨।। ਜਿਸੁ ਜਰਿ ਕਾਰਣਿ ਘਣੀ ਵਿਗੁਤੀ ਇਨਿ ਜਰ ਘਣੀ ਖੁਆਈ। । 
ਪਾਪਾ ਬਾਝਹੁ ਹੋਵੈ ਨਾਹੀ ਮੁਇਆ ਸਾਥਿ ਨ ਜਾਈ।। ਜਿਸਨੋ ਆਪਿ ਖੁਆਏ ਕਰਤਾ ਖੁਸਿ 
ਲਏ ਚੰਗਿਆਈ।।੩।। ਕੋਟੀ ਹੂ ਪੀਰ ਵਰਜਿ ਰਹਾਏ ਜਾ ਮੀਰ ਸੁਣਿਆ ਧਾਇਆ।। ਥਾਨ 
ਮੁਕਾਮ ਜਲੇ ਬਿਜ 


5।। 58000 9800 5॥10। 0 ੬00੧ ੧3108।5॥0੫6011.60।। 


120 

ਮੰਦਰ ਮੁਛਿ ਮੁਛਿ ਕੁਇਰ ਰੁਲਾਇਆ।। ਕੋਈ ਮੁਗਲੁ ਨ ਹੋਆ ਅੰਧਾ ਕਿਨੈ ਨ ਪਰਚਾ 
ਲਾਇਆ।।੪8।। ਮੁਗਲ ਪਠਾਣਾ ਭਈ ਲੜਾਈ ਰਣ ਮਹਿ ਤੇਗ ਵਗਾਈ।। ਓਨੀ ਤੁਪਕ 
ਤਾਣਿ ਚਲਾਈ ਓਨ੍ਹੀ ਹਸਤਿ ਚਿੜਾਈ।। ਜਿਨ ਕੀ ਚੀਰੀ ਦਰਗਹ ਪਾਟੀ ਤਿਨ੍ਹਾ ਮਰਣਾ 
ਭਾਈ।।੫।। ਇਕ ਹਿੰਦਵਾਣੀ ਅਵਰ ਤੁਰਕਾਣੀ ਭਟਿਆਣੀ ਠਕੁਰਾਣੀ।। ਇਕਨਾ ਪੇਰਣ 
ਸਿਰ ਖੁਰ ਪਾਟੇ ਇਕਨਾ ਵਾਸੁ ਮਸਾਣੀ।। ਜਿਨਕੇ ਬੰਕੇ ਘਰੀ ਨ ਆਇਆ ਤਿਨ੍ਹ ਕਿਉ ਰੈਣਿ 
ਵਿਹਾਣੀ।।੬।। ਆਪੇ ਕਰੇ ਕਰਾਏ ਕਰਤਾ ਕਿਸ ਨੋ ਆਖਿ ਸੁਣਾਈਐ।। ਦੁਖੁ ਸੁਖੁ ਤੇਰੈ 
ਭਾਣੇ ਹੋਵੈ ਕਿਸਥੈ ਜਾਇ ਰੂਆਈਐ।। ਹੁਕਮੀ ਹੁਕਮਿ ਚਲਾਏ ਵਿਗਸੈ ਨਾਨਕ ਲਿਖਿਆ 
ਪਾਈਐ। ।੭। ।੧੩। । 

ਤਬ _ਬਾਬਰਵਾਣੀ ਪੂਰੀ ਹੋਈ, ਲਾਇ _ਕਰ _ਘਰ _ਆਇਆ'। ਤਿਤੁ _ਮਹਿਲੇ 
ਬਾਬੇ ਸਬਦੁ ਕੀਤਾ ਰਾਗੁ ਸੋਰਠਿ ਵਿਚਿ ਮ:੧।। 

ਸੋਰਠਿ ਮਹਲਾਂ ਪੰ। । 

ਗਈ ਬਹੋੜੁ ਬੰਦੀ ਛੋੜ ਨਿਰੰਕਾਰ ਦੁਖ ਦਾਰੀ।। ਕਰਮੁ ਨ ਜਾਣਾ ਧਰਮੁ ਨ ਜਾਣਾ ਲੋਭੀ 
ਮਾਇਆ ਧਾਰੀ।। ਨਾਮੁ ਪਰਿਓ ਭਗਤੁ ਗੋਵਿੰਦ ਕਾ ਇਹ ਰਾਖਹੁ ਪੈਜ ਤੁਮਾਰੀ।।੧।। ਹਰਿ 
ਜੀਉ ਨਿਮਾਣਿਆ ਤੂ ਮਾਣ।। _ਨਿਚੀਜਿਆ ਚੀਜ ਕਰੇ ਮੇਰਾ ਗੋਵਿੰਦੁ ਤੇਰੀ ਕੁਦਰਤਿ 
ਕਉ ਕੁਰਬਾਣੁ।। ਰਹਾਉ।। ਜੈਸਾ ਬਾਲਕੁ ਭਾਇ ਸੁਭਾਈ ਲਖ ਅਪਰਾਧ ਕਮਾਵੈ।। ਕਰਿ 
ਉਪਦੇਸ ਝਿੜਕੇ ਬਹੁ ਭਾਤੀ ਬਹੁੜਿ ਪਿਤਾ ਗਲਿ ਲਾਵੈ।। ਪਿਛਲੇ 


“ਪੂਰੀ ਹੱਈ ਤੋਂ..ਆਇਆ' ਤੈਂਕ ਦਾ ਪਾਠ ਹਾ: ਬਾ: ਨੁ: ਦਾ ਹੈ। ਵਲੈਤੀ ਪੋਥੀ ਵਿਚ ਏਸ ਦੀ ਥਾਂ ਪਾਠ ਕੇਵਲ ਏਹ ਹੈ 
'ਪਰੀ ਹੋਈ' । 
ਉਹ ਸ਼ਬਦ ਪੰਚਮ ਪਾਤਿਸਾਹਿ ਜੀ ਦਾ ਹੈ. ਲਿਖਾਰੀ ਦੀ ਯਾ ਕਰਤਾ ਦੀ ਭੁੱਲ ਹੈ। 


5।। 58000 9800 5॥10। 0 ੬00੧ ੧3108।5॥0੫6011.60।। 


[ਇੰ 

ਅਉਗਣ ਬਖਸਿ ਲਏ ਪ੍ਰਭੁ ਆਗੈ ਮਾਰਗਿ ਪਾਵੈ।।੨।। ਹਰਿ ਅੰਤਰਜਾਮੀ ਸਭ ਬਿਧਿ ਜਾਣੈ 
ਤਾ ਕਿਸੁ ਪਹਿ ਆਖਿ ਸੁਣਾਈਐ।। ਕਹਣੈ ਕਥਨਿ ਨ ਭੀਜੈ ਗੋਬਿੰਦੁ ਹਰਿ ਭਾਵੈ ਪੈਜ 
ਰਖਾਈਐ।। ਅਵਰ ਓਟ ਮੈ ਸਗਲੀ ਦੇਖੀ ਇਕ ਤੇਰੀ ਓਟ ਰਹਾਈਐ।।੩।। ਹੋਇ 
ਦਇਆਲੁ ਕਿਰਪਾਲੁ ਪ੍ਰਭੁ ਠਾਕੁਰੁ ਆਪੇ ਸੁਣੈ ਬੇਨੰਤੀ।। ਪੂਰਾ ਸਤਿਗੁਰੁ ਮੇਲਿ ਮਿਲਾਵੈ ਸਭ 
ਚੂਕੇ ਮਨ ਕੀ ਚਿੰਤੀ।। ਹਰਿ ਹਰਿ ਨਾਮੁ ਅਵਖਦੁ ਮੁਖਿ ਪਾਇਆ ਜਨ ਨਾਨਕ ਸੁਖਿ 
ਵਸੰਤੀ। ।੪। ।੧੨।।੬੨। | 

ਤਬਿ ਬਾਬਾ ਸੈਦਪੁਰ ਵਿਚਿ ਆਇਆ। ਤਾਂ ਲੋਕ ਹਿੰਦੂ ਮੁਸਲਮਾਨ ਲਾਗੇ ਮੁਰਦੇ 
ਦਬਣਿ. ਜਲਾਵਣਿ। ਘਰ ਘਰਿ ਲਗੇ ਰੋਵਣਿ ਪਿਟਣਿ। ਓਹੁ ਓਹੁ ਲਗੇ ਕਰਣਿ। ਤਬ 
ਗੁਰੂ ਬਾਬਾ ਬਿਸਮਾਦ ਵਿਚਿ ਆਇਆ। ਤਿਸੁ ਮਹਿਲੇ ਸਬਦ ਹੋਆ ਰਾਗੁ ਆਸਾ ਕਾਫੀ 
ਘਰੁ ੨।। 
ਜੈਸੇ ਰੋਇਲ ਗੋਇਲੀ ਤੇਸੇ ਸੰਸਾਰਾ।। ਕੂੜ ਕਮਾਵਹਿ ਆਦਮੀ ਬਾਂਧਹਿ ਘਰ ਬਾਰਾ। ।੧।। 
ਜਾਗਹੁ ਜਾਗਹੁ ਸੂਤਿਹੋ ਚਲਿਆ ਵਣਜਾਰਾ।।੧।। ਰਹਾਉ।। ਨੀਤ ਨੀਤ ਘਰ ਬਾਂਧੀਅਹਿ ਜੇ 
ਰਹਣਾ ਹੋਈ।। ਪਿੰਡੁ ਪਵੈ ਜੀਉ ਚਲਸੀ ਜੇ ਜਾਣੈ ਕੋਈ।।੨।। ਓਹੀ ਓਹੀ ਕਿਆ 
ਕਹਹੁ ਹੈ ਹੋਸੀ ਸੋਈ।। ਤੁਮ ਰੋਵਹੁਗੋ ਉਸਨੋ ਤੁਮ ਕਉ ਕਉਣੁ ਰੋਈ।।੩।। ਧੰਧਾ 
ਪਿਟਿਹੁ ਭਾਈ ਹੋ ਤੁਮ ਕੂੜੁ ਕਮਾਵਹੁ।। ਓਹੁ ਨ ਸੁਣਈ ਕਤਹੀ ਤੁਮ ਲੋਕ ਸੁਣਾਵਹੁ। ।੪। । 
ਜਿਸਤੇ ਸੁਤਾ ਨਾਨਕਾ ਜਾਗਾਏ ਸੋਈ।। ਜੇ ਘਰੁ ਬੂਝੈ ਆਪਣਾ ਤਾਂ ਨੀਦ ਨ ਹੋਈ।।੫।। ਜੇ 
ਚਲਦਾ ਲੈ ਚਲਿਆ ਕਿਛੁ ਸੰਪੈ ਨਾਲੇ।। ਤਾ ਧਨੁ ਸੰਚਹੁ ਦੇਖਿਕੇ ਬੂਝਹੁ ਬੀਚ ਰੇ।।੬।। 
ਵਣਜੁ ਕਰਹੁ _ਮਖਸੂਦ _ਲੈਹੁ ਮਤ _ਪਛੋਤਾਵਹੁ।। _ਅਉਗਣ _ਛੋਡਹੁ ਗੁਣ ਕਰਹੁ ਐਸੇ 


ਤਤੁ ਪਰਾਵਹੁ। ।੭।। ਧਰਮੁ ਭੂਮਿ 


5।। 58000 9800 5॥10। 0 ੬00੧ ੧3108।5॥0੫6011.60।। 


122 

ਸਤੁ ਬੀਜੁ ਕਰਿ ਅਸੀ ਕਿਰਸ ਕਮਾਵਹੁ।। ਤਾਂ ਵਾਪਾਰੀ ਜਾਣੀਅਹਿ ਲਾਹਾ ਲੈ ਜਾਵਹੁ। ।੮। । 
ਕਰਮੁ ਹੋਵੈ ਸਤਿਗੁਰੁ ਮਿਲੈ ਬੂਝੈ ਬੀਚਾਰਾ।। ਨਾਮੁ ਵਖਾਣੈ ਸੁਣੇ ਨਾਮੁ ਨਾਮੇ ਬਿਉਹਾਰਾ। ।੯।। 
ਜਿਉ ਲਾਹਾ ਤੋਟਾ ਤਿਵੈ ਵਾਟ ਚਲਦੀ 'ਆਈ।। ਜੋ ਤਿਸੁ ਭਾਵੈ ਨਾਨਕਾ ਸਾਈ 
ਵਡਿਆਈ। ।੧0। ।੧੩। । 

ਤਬ ਇਕ ਦਿਨਿ ਮਰਦਾਨੈ _ਅਰਜੁ _ਕੀਤਾ, ਆਥਿਓਸੁ: 'ਜੀ ਇਹ ਤਾਂ ਇਕਸੈ 
ਵਿਗਾੜਿਆ, ਅਤੇ ਇਤਨੇ ਕਿਉ ਮਾਰੇ ?' ਤਬ ਗੁਰੂ ਬਾਬੈ ਆਖਿਆ: 'ਮਰਦਾਨਿਆ ! ਓਸ 
ਦਰਖਤ ਤਲੈ ਜਾਇ ਸਉਂ, ਜਾਂ ਉਠਹਿਗਾ ਤਾਂ ਜਬਾਬੁ ਦੇਹਗੇ।' ਤਬਿ ਮਰਦਾਨਾ ਜਾਇ ਸੁਤਾ। 
ਤਾਂ ਏਕ ਬੂੰਦ ਚਿਕਣਾਈ ਕੀਪਈ ਥੀ ਸੀਨੇ ਉਪਰਿ, ਰੋਟੀ ਖਾਂਦਿਆ। ਜਿਉ ਸੁਤਾ ਥਾ, 
ਤਿਉ ਕੀੜੀਆਂ ਆਇ ਲਗੀਆਂ। ਇਕ ਜੋ ਕੀੜੀ ਲੜੀ ਸੁਤੇ ਹੋਏ ਨੂੰ ਤਾਂ ਹਥਿ ਨਾਲ ਸਭੇ 
ਮਲਿ ਸਟੀਆ। ਤਾਂ ਬਾਬੇ ਆਖਿਆ: 'ਕਿਆ ਕੀਤੋ ਵੇ ਮਰਦਾਨਿਆਂ ?' ਤਾਂ ਮਰਦਾਨੇ 
ਆਖਿਆ : 'ਜੀ ਕੋਈ ਹਿਕ ਜੇ ਲੜੀ ਸਭੇ ਮਰਿ ਗਈਆ'। ਤਾਂ ਬਾਬਾ _ਹਸਿਆ', 
ਆਖਿਓਸੁ: ਮਰਦਾਨਿਆਂ ! ਇਵੇਂ ਹੀ ਮਰਦੀ ਆਈ" ਇਕਸ ਦਾ ਸਦਕਾ'। ਤਾਂ ਮਰਦਾਨਾ 
ਆਇ ਪੈਰੀਂ ਪਇਆ। _ਤਬ ਸੈਦਪੁਰ ਕਾ ਲੋਕੁ ਬਹੁਤੁ ਨਾਉਂ ਧਰੀਕ ਸਿਖਾਂ ਹੋਆ। ਤਬ 
ਝਾੜੂ _ਕਲਾਲੁ _ਬੰਦਿ ਵਿਚਿ ਥਾ, ਓਨਿ ਲਿਖਿ ਲਇਆ, ਖਰੜ ਖਾਨ ਪੁਰ ਕਾ ਥਾ 
ਪਰੁ ਸੰਗਤਿ ਵਿਚਿ ਗਵਿਆਛਣੀ, ਤਵ ਕਾ ਉਦਾਸੀ ਹੋਆ।। ਤਦਹੁ ਬਾਬਾ ਓਥਹੁੰ 


`'ਬਾਬਾ ਜੀ ਦੇ 'ਹਸਣ' ਤੋਂ ਤੇ 'ਮਰਦੀ ਆਈ' ਆਦਿ ਪਦਾਂ ਤੋਂ ਸਪਸ਼ਟ ਹੈ ਕਿ ਗੁਰੂ ਜੀ _ਇਸ ਜਗਤ ਦਾ ਆਮ 
ਵਰਤਾਰਾ ਦੱਸ ਰਹੇ ਹਨ, ਜੋ ਭੁੱਲ ਵਾਲਾ ਹੈ, ਤੇ ਇਸਨੂੰ ਮਖੋਲ ਕਰ ਰਹੇ ਹਨ, ਰੱਬੀ ਕਾਨੂੰਨ ਇਸ ਨੂੰ ਨਹੀਂ ਦੱਸ ਰਹੇ। 

. 

'ਸਿੱਖ` ਪਾਠ ਹਾ: ਬਾ: ਨੁਸਖੇ ਦਾ ਹੈ। 


5।। 58000 9800 5॥10। 0 ੬00੧ ੧3108।5॥0੫6011.60।। 


[ਨੰ 


ਰਵਦਾ ਰਹਿਆ'। ਬੋਲੋ ਵਾਹਿਗੁਰੂ। 


'ਉਬ ਝਾੜੂ..ਤੋ ਰਵਦਾ ਰਹਿਆ ਦੀ ਥਾਂ ਹਾ: ਬਾ: ਨੁ: ਵਿਚ ਐਉਂ ਲੰਮੀ ਸਾਖੀ ਲਿਖੀ ਹੈ- ਤਬ ਫਿਰ ਪਿਛੋਂ ਜਾਇ 
ਲਸ਼ਕਰ ਵਿਚ ਵੜਿਆ। ਮੀਰ ਬਾਬਰ ਜੋ ਥਾ, ਸੇ ਕਲੰਦਰ ਥਾ। ਦਿਨ ਕਉ ਪਾਤਸ਼ਾਹੀ ਕਰਦਾ ਥਾ ਅਰ ਰਾਤ ਕਉ ਪੈਰੀਂ ਸੰਗਲ 
ਘੱਤ ਕਰ ਸਿਰ ਤਲਵਾਇਆ ਬੰਦਗੀ ਕਰਦਾ ਥਾ। ਪਿਛਲੀ ਰਾਤ ਰਹਿੰਦੀ ਉਠਕੇ ਬਹੁਤ ਬੰਦਗੀ ਕਰਦਾ ਥਾ, ਅਰ ਜਾ ਸੁਬਾਹ ਹੋਵੈ 
ਤਾ ਉਠ ਕਰ ਨਿਮਾਜ ਕਰੇ। ਤ੍ਰੀਹੇ ਸਿਪਾਰੇ ਕੁਰਾਨ ਕੇ ਪੜੇ ਤਾਂ ਫਿਰ ਪਿਛੈ ਭੰਗ ਖਾਵੇ। ਜਾ ਬਾਬਾ ਲਸ਼ਕਰ ਵਿਚ ਵੜਿਆ ਤਾਂ 
ਲੱਗਾ ਸ਼ਬਦ ਗਾਵਣੀ। ਬੰਦੀਵਾਨ ਭੀ ਪਾਸੇ ਹੋਵਣ। ਬੰਦੀਵਾਨਾਂ ਵਲੋਂ ਵੇਖ ਕਰ ਬਾਬਾ ਬਹੁਤ ਆਜਜ ਹੋਵੇ। ਤਾਂ ਬਾਬੇ ਆਖਿਆ: 
“ਮਰਦਾਨਿਆਂ ਰਬਾਬੁ ਵਜਾਇ'। ਤਾਂ ਬਾਬੇ ਸ਼ਬਦ ਕੀਤਾ ਰਾਗ ਆਸਾ ਵਿਚ-ਆਸਾ ਮਹਲਾ ੧ 
ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨ ਡਰਾਇਆ।। ਆਪੈ ਦੋਸੁ ਨ ਦੇਈ ਕਰਤਾ ਜਮੁ ਕਰਿ ਮੁਗਲ ਚੜਾਇਆ।। ਏਤੀ ਮਾਰ ਪਈ 
ਕਰਲਾਣੈ ਤੈਂ ਕੀ ਦਰਦੁ ਨ ਆਇਆ। ।੧।। ਕਰਤਾ ਤੂੰ ਸਭਨਾ ਕਾ ਸੋਈ।। ਜੇ ਸਕਤਾ ਸਕਤੇ ਕਉ ਮਾਰੈ ਤਾਂ ਮਨਿ ਰੋਸੁ ਨ 
ਹੋਈ।।੧।। ਰਹਾਉ।। ਸਕਤਾ ਸੀਹੁ ਮਾਰੇ ਪੈ ਵਗੈ ਖਸਮੈ ਸਾ ਪੁਰਸਾਈ।। ਰਤਨ ਵਿਗਾੜਿ ਵਿਗੋਏ ਕੁਤੀ ਮੁਇਆ ਸਾਰ ਨ 
ਕਾਈ।। ਆਪੇ ਜੋੜਿ ਵਿਛੋੜੇ ਆਪੇ ਵੇਖੁ ਤੇਰੀ ਵਡਿਆਈ।।੨।। ਜੇ ਕੋ ਨਾਉ ਧਰਾਏ ਵਡਾ ਸਾਦ ਕਰੇ ਮਨਿ ਭਾਣੇ ਖਸਮੇ ਨਦਰੀ 
ਕੀੜਾ ਆਵੈ ਜੇਤੇ ਚੁਗੈ ਦਾਣੇ।। ਮਰਿ ਮਰਿ ਜੀਵੈ ਤਾ ਕਿਛੁ ਪਾਏ ਨਾਨਕ ਨਾਮੁ ਵਖਾਣੈ।।੨। ।੫।।੩੯।। 

ਜਾ ਇਹ ਸ਼ਬਦ ਮੀਰ ਬਾਬਰ ਸੁਣਿਆ, ਤਾਂ ਆਖਿਓਸੁ। 'ਯਾਰੋ ! ਇਸ ਫਕੀਰ ਕਉ ਲੈ ਆਵਹੁ'।। ਤਾਂ ਆਦਮੀ 
ਕਉ ਲੈਕਰ ਹਾਜਰ ਕੀਤਾ। ਤਬ ਬਾਬਰ ਕਹਿਆ: 'ਫ਼ਕੀਰ ਜੀ ! ਇਹ ਜੋ ਅਵਾਜ ਕੀਆ ਹੈ, ਜੋ ਫੇਰ 
ਓਹ ਸਬਦ ਸੁਣਾਇਆ। ਤਾਂ ਬਾਬਰ ਕੇ ਕਪਾਟ ਖੁਲ੍ਹ ਗਏ। ਤਬ ਬਾਬਰ ਕਹਿਆ: 'ਯਾਰੋ ! ਇਹ ਫ਼ਕੀਰ ਭਲਾ ਹੈ'। ਤਬ ਤਮਾਚਾ 
ਭੰਗ ਕਾ ਖੋਲਿਆ, ਬਾਬੇ ਕੇ ਅਗੈ ਰਖਿਓਸੁ ਕਹਿਓਸੁ: 'ਫਕੀਰ ਜੀ ਭੰਗ ਖਾਹਿ। ਤਬ ਬਾਬੈ ਕਹਿਆ:-ਮੀਰਜੀ । ਮੈਂ ਭੰਗ ਖਾਈ ਹੈ, 


ਕਹ 


ਕਦੇ ਨਾਹੀਂ ਉਤਰਤਾ ਤਬ ਬਾਬੇ ਕਹਿਆ; ਗਰ ਕਰ ਇਕ ਰਿ ਤਿਉ 
ਤਿਲੰਗ ਮਹਲਾ ੧ ਘਰੁ ੨।। 

ਭਉ ਤੇਰਾ ਭਾਗ ਖਲੜੀ ਮੇਰਾ ਚੀਤੁ।। ਮੈ ਦੇਵਾਨਾ ਭਇਆ ਅਤੀਤ।। ਕਰ ਕਾਸਾ ਦਰਸਨ ਕੀ ਭੂਖ।। ਮੈ ਦਰਿ ਮਾਗਉ ਨੀਤਾ 
ਨੀਤ।।੧।। ਤਉ ਦਰਸਨ ਕੀ ਕਰਉ ਸਮਾਇ।। ਮੇ ਦਰਿ ਮਾਗਤੁ ਭੀਖਿਆ ਪਾਇ।।੧।। ਰਹਾਉ।। ਕੇਸਰਿ ਕੁਸਮ ਮਿਰਗ ਮੇ 
ਹਰਣਾ ਸਰਬ ਸਰੀਰੀ ਚੜਣਾ।। ਚੰਦਨ ਭਗਤਾ ਜੋਤਿ ਇਨੇਹੀ ਸਰਬੇ ਪਰਮਲੁ ਕਰਣਾ।।੨।। ਘਿਅਪਟ ਭਾਂਡਾ ਕਹੈ ਨ ਕੋਇ।। 
ਐਸਾ ਭਗਤੁ ਵਰਨ ਮਹਿ ਹੋਇ। । ਤੇਰੈ ਨਾਮਿ ਨਿਵੇ ਰਹੇ ਲਿਵ ਲਾਇ।। ਨਾਨਕ ਤਿਨ ਦਰਿ ਭੀਖਿਆ ਪਾਇ। ।੩।।੧।।੨।। 

ਜਬ ਏਹ ਸਬਦ ਬਾਬੈ ਕਹਿਆ, ਤਾ ਮੀਰ ਬਾਬਰ ਬਹੁਤ ਖੁਸਾਲ ਹੋਇਆ, ਕਹਿਓਸੁ: 'ਫਕੀਰ ਜੀ ! ਮੇਰੇ ਸਾਥ ਚਲ'। ਤਾਂ ਬਾਬੇ 
ਕਹਿਆ: 'ਮੀਰ ਜੀ ! ਏਕ ਦਿਨ ਤੇਰੈ ਪਾਸ ਰਹਾਂਗਾ। ਤਾਂ ਫੇਰ ਬਾਬਰ ਕਹਿਆ: ਜੀ ਤਿੰਨ ਦਿਨ ਰਹੇ'। ਤਾਂ ਬਾਬੇ ਕਹਿਆ: 
'ਰਹਾਂਗਾ'। ਪਰ ਬਾਬਾ _ਬੰਦੀਵਾਨਾਂ ਵਲੋਂ ਦੇਖ ਕੇ ਬਹੁਤ ਗ਼ਮ ਖਾਵੇ। ਤਾਂ ਬਾਬੇ ਆਖਿਆ: ਮਰਦਾਨਿਆਂ, ਰਬਾਬ ਵਜਾਇ'। ਤਾਂ 
ਮਰਦਾਨੇ ਰਬਾਬ ਬਜਾਇਆ, ਬਾਬੇ ਸਬਦ ਬੋਲਿਆ ਰਾਗ ਆਸਾ ਵਿਚ। ਤਾਂ ਏਹ ਸ਼ਬਦ ਬੋਲਿਆ (ਏਥੇ ਕੋਈ ਸ਼ਬਦ ਨਹੀਂ ਦਿਤਾ, 
ਪਰ ਭਾਵ ਪਿਛਲੇ ਸ਼ਬਦ ਤੋਂ ਪ੍ਰਤੀਤ ਹੁੰਦਾ ਹੈ, ਜਿਸ ਦੀ ਪਹਿਲੀ ਤੁਕ 'ਖੁਰਾਸਾਨ ਖਸਮਾਨਾ' ਹੈ। ਸੰਪਾਦਿਕ) _ਤਾਂ ਹਾਲਤ ਵਿਚ 
ਆਇ ਗਇਆ। ਬਾਬਾ ਪੈ ਰਹਿਆ ਤਾਂ ਬਾਬਰ ਆਇ ਉਪਰ ਖੜਾ ਹੋਆ, ਆਖਿਓਸੁ: 'ਫਕੀਰ ਕਉ ਕਿਆ ਹੂਆ ?' ਤਾਂ ਲੋਕਾਂ 
ਕਹਿਆ: 'ਜੀ ਇਹ ਫਕੀਰ ਦਰਦਵੰਦ ਹੈ, ਖੁਦਾਇ ਦਾ ਗ਼ਜਬ ਦੇਖ ਕੇ ਹਾਲਤ ਵਿਚ ਆਇਆ ਹੈ'। 

ਤਾਂ ਬਾਬਰ ਕਹਿਆ: 'ਯਾਰੋ, ਖੁਦਾ ਅਗੈ ਹੱਥ ਜੋੜਹੁ ਜੋ ਇਹ ਫ਼ਕੀਰ ਖੜਾ ਹੋਵੈ' ਤਬ ਬਾਬਾ ਉਠ ਬੈਠਾ। ਬਾਬੇ ਦੇ ਉਠਣੇ 
ਨਾਲ ਐਸਾ ਚਾਨਣਾ ਹੋਆ ਆਖੀਐ ਕਈ ਹਜ਼ਾਰ ਸੂਰਜ ਚੜੇ ਹੈਨ, ਤਾਂ ਬਾਬਰ ਸਲਾਮ ਕੀਤਾ, ਆਖਿਓਸੁ: 'ਜੀ ਤੂੰ ਮੇਹਰਬਾਨੁ ਹੋਹੁ'। 
ਤਾਂ ਬਾਬੇ ਕਹਿਆ: 'ਮੀਰ ਜੀ, ਜੋ ਤੂੰ ਮੇਹਰ ਚਾਹੁਤਾ ਹੈਂ, ਤਾਂ ਬੰਦੀਵਾਨ ਛੋਡ ਦੇਹ'। ਤਾਂ ਬਾਬਰ ਕਹਿਆ: 'ਜੀ ਇਕ ਅਰਜ ਹੈ ਜੋ 
ਹੁਕਮ ਹੋਵੇ ਤਾਂ ਕਹਾ'। ਤਾਂ ਬਾਬੇ ਕਹਿਆ : 'ਕਹੋ ਜੀ। ਕਹਿਆ 'ਜੀ; ਇਕ ਬਚਨੁ ਦੇਹੁ ਤਾਂ ਛੋਡਾਂ`। ਤਾਂ ਬਾਬੇ ਕਹਿਆ: 
'ਕਿਛੁ ਤੂੰ ਮੰਗ' ਤਾਂ ਬਾਬਰ ਕਹਿਆ: 'ਜੀ ਮੈਂ ਏਹੀ ਮੰਗਦਾ ਹਾਂ, ਜੇ ਮੇਰੀ ਪਾਤਸ਼ਾਹੀ ਕੁਰਸੀ ਬਕੁਰਸੀ ਚਲੀ ਜਾਇ'। ਤਾਂ ਬਾਬੇ 
ਕਹਿਆ। ਤੇਰੀ ਪਾਤਸ਼ਾਹੀ ਚਿਰ ਤਾਈਂ ਚਲੇਗੀ' ਤਾਂ ਬਾਬਰ ਸਲਾਮ ਕੀਤਾ। ਸਗਲੇ ਬੰਦੀਵਾਨ ਪਹਿਰਾਇਕੈ ਛੋਡ ਦੀਏ। ਤਾਂ ਬਾਬਾ 
ਬਹੁਤ ਖੁਸੀ ਹੋਇਆ। ਤਾਂ ਬਾਬਾ ਨਾਨਕ ਬਾਬਰ ਨਾਲੋਂ ਵਿਦਿਆ ਹੋਇਆ। ਤਦਹੁ ਬਾਬਾ ਉਥਹੁ ਰਵਦਾ ਰਹਿਆ। ਬੋਲੋ ਵਾਹਿਗੁਰੂ 


5।। 58000 9800 5॥10। 0 ੬00੧ ੧3108।5॥0੫6011.60।। 


124 
੩੬. ਗੋਸ਼ਟ ਮੀਆਂ ਮਿੱਠਾ 

ਪਸਰੂਰਿ ਵਿਚਦੋ ਮੀਯੇ ਮਿਠੇ ਦੇ ਕੋਟਲੇ ਵਿਚ ਆਇ ਨਿਕਲੇ ਕੋਸ ਅਧ ਉਪਰਿ। ਉਥੈ 
ਬਾਗ ਵਿਚਿ ਜਾਇ ਬੈਠੇ। ਤਬ ਮੀਏ ਮਿਠੇ ਨੂੰ ਅਗਾਹ ਹੋਈ, ਆਪਣਿਆਂ, ਮੁਰੀਦਾਂ ਵਿਚਿ 
ਆਖਿਓਸੁ: 'ਜੋ ਨਾਨਕੁ ਭਲਾ ਫਕੀਰੁ ਹੈ ਪਰ ਜੋ _ਆਸਾਨੋ ਮਿਲੇਗਾ ਤਾਂ ਇਉਂ ਤਾਰਿ” 
ਲੈਹਿੰਗਿ ਜਿਉਂ ਦੁਧ ਉਪਰਹੁ ਮਲਾਈ ਤਾਰਿ ਲਈਦੀ ਹੈ'। ਤਬ ਬਾਬੈ ਆਖਿਆ : 
ਮਰਦਾਨਿਆਂ ! ਸੁਣਿ, ਮਿਠਾ' ਕਿਆ ਆਖਿਆ ਹੈਤਾਂ ਮਰਦਾਨੇ ਆਖਿਆ: _'ਜੀ_ਤੇਰਾ 
ਜੰਤੁ ਹੈ ਵਜਾਇਆ ਵਜਦਾ ਹੈ'। ਤਬ ਗੁਰੂ ਬਾਬਾ ਬੋਲਿਆ: ਮਰਦਾਨਿਆਂ ! ਜਾਂ ਮਿੱਠਾ 
ਅਸਾਨੂੰ ਮਿਲੇਗਾ, ਤਾਂ ਇਉਂ ਨਿਚੋੜਿ ਲੈਹਿੰਗੇ ਜਿਉਂ ਨਿੰਬੂ ਵਿਚਹੁ ਰਸੁ ਨਿਚੋੜਿ ਲੀਚਦਾ ਹੈ'। 
ਤਬ ਮੀਆਂ ਮਿਠਾ ਉਠਿ ਖੜਾ ਹੋਆ, ਆਖਿਓਸੁ: ਚਾਲਹੁ ਯਾਰੋ ! ਨਾਨਕ ਦਾ ਦੀਦਾਰੁ ਰਹੇ 
ਹਾਂ`। ਤਾਂ ਮੁਰੀਦਾਂ ਆਥਿਆ: 'ਤੁਸਾਂ ਅਗੇ ਅਵਾਜੁ ਕੀਤਾ ਆਹਾ, ਜੋ ਨਾਨਕੁ ਅਸਾਨੂੰ 
'ਮਿਲੈਗਾ, ਤਾਂ ਇਉਂ ਤਾਰਿ ਲੈਹਿੰਗੇ ਜਿਉ ਦੁਧੁ ਉਪਰਹੁੰ ਮਲਾਈ ਤਾਰਿ ਲਈਦੀ ਹੈ'। ਤਾਂ 
ਮੀਆਂ ਮਿਠਾ ਬੋਲਿਆ: ਜੋ _ਉਥਹੁੰ ਅਵਾਜੁ ਆਇਆ ਹੈ-ਜਿਉ ਨਿੰਬੂ ਵਿਚਹੁੰ ਰਸੁ ਨਿਚੋੜਿ 
ਲੀਚਦਾ ਹੈ ਤਿਉਂ, ਜਾਂ ਮਿਲੈਗਾ ਤਾਂ ਇਉ ਨਿਚੋੜਿ ਲੈਹਿੰਗੇ-। ਤਾਂ ਦੁਧ ਕਾ ਕੁਛ ਨ 
ਜਾਵੇਗਾ ਮਲਾਈ ਉਤਰੀ ਅਤੇ ਨਿੰਬੂ _ਨਿਚੋੜਿਆਂ ਫੋਗੁ _ਹੋਵੈਗਾ'। ਤਬ ਮੀਆਂ ਮਿਠਾ 
ਦੀਦਾਰੁ ਦੇਖਣਿ ਆਇਆ, ਆਇ ਦੁਆਇ ਸਲਾਮ ਕਰਿਕੈ ਬੈਠਿ ਗਇਆ, ਗੋਸਟਿ ਮਹਲਾ 
੧।। ਤਬ ਮੀਆਂ ਮਿਠਾ ਬੋਲਿਆ:- 
ਸਲੋਕ।। ਅਵਲ ਨਾਉ ਖੁਦਾਇ ਕਾ ਦੂਜਾ ਨਬੀ ਰਸੂਲੁ 

ਹਾ: ਬਾ: ਨੁ: ਵਿਚ ਏਥੋ ਪਾਠ ਹੈ. 'ਤਾਂ ਇਉਂ ਲਿਚੋੜ ਲਹਾਂਰ'। 

ਤਾਰ ਦਾ ਮਤਲਬ 'ਉਤਾਰ' ਹੈ ਜੋ_ਔਂਗੇ ਚੌਲ ਕੇ ਸਾਫ ਲਿਖਿਆ ਹੈ_'ਤਾਂ ਦੁਧ ਦਾ ਕੁਛ ਨਾ ਜਾਵੇਗਾ ਮਲਾਈ 


ਉਤਾਰੀ।' 
ਤੋ ਬਾ: ਨੁਸਖੇ ਦਾ ਪਾਠ ਹੈ 'ਮੀਆ ਮਿਠਾ'। 


5।। 58000 9800 5॥10। 0 ੬00੧ ੧3108।5॥0੫6011.60।। 


125 


ਨਾਨਕ ਕਲਮਾ ਜੇ ਪੜਹਿ ਤਾਂ ਦਰਗਹ ਪਵਹਿ ਕਬੂਲ'। 
ਤਬ ਬਾਬੇ ਜਬਾਬੁ ਦਿਤਾ- 


ਅਵਲ ਨਾਉ ਖੁਦਾਇ ਕਾ ਦਰਿ ਦਰਵਾਨ ਰਸੂਲੁ। । ਸੇਖਾ ਨੀਅਤ ਰਾਸਿ ਕਰਿ ਤਾਂ ਦਰਗਹਿ 
ਪਵਹਿ ਕਾਬੂਲੁ”।।੧।। 

ਤਾਂ ਬਾਬੈ ਆਖਿਆ : 'ਸੇਖ ਮਿਠਾ ! ਉਸ ਦਰ ਦੁਇ ਦੀ ਠਉੜ ਨਾਹੀਂ, ਜੋ ਕੋਈ 
ਰਹਿੰਦਾ ਹੈ, ਸੋ ਹਿਕੋ ਹੋਆ ਰਹੰਦਾ ਹੈ'। ਤਾਂ ਸੇਖਿ ਮਿਠੇ ਆਖਿਆ: 'ਜੋ ਨਾਨਕ ! 
ਬਿਨੁ ਤੇਲੁ ਦੀਵਾ ਜਲਦਾ ਹੈ ?' ਸਲੋਕ। । 
ਸਿਰੀ ਰਾਗੁ ਮਹਲਾ ੧ ਘਰੁ ੫।। ਅਛਲ ਛਲਾਈ ਨਹ ਛਲੈ ਨਹ _ਘਾਉ ਕਟਾਰਾ 
ਕਰਿ ਸਕੈ।। ਜਿਉ ਸਾਹਿਬੁ ਰਾਖੈ ਤਿਉ ਰਹੈ ਇਸੁ ਲੋਭੀ ਕਾ ਜੀਉ ਟਲਪਲੈ। ।੧।। 
ਬਿਨੁ ਤੇਲ ਦੀਵਾ ਕਿਉ ਜਲੈ।।੧।। ਰਹਾਉ।। 
ਤਬ ਬਾਬੇ ਜਬਾਬੁ ਦਿਤਾ, ਸਲੋਕ:- 
ਪੋਥੀ ਪੁਰਾਣ ਕਮਾਈਐ।। _ਭਉ ਵਟੀ ਇਤੁ ਤਨਿ _ਪਾਈਐ।। ਸਚੁ _ਬੂਝਣੁ ਆਣਿ 
ਜਲਾਈਐ।।੨।। ਇਹੁ ਤੇਲੁ ਦੀਵਾ ਇਉ ਜਲੈ।। ਕਰਿ ਚਾਨਣੁ ਸਾਹਿਬ ਤਉ ਮਿਲੈ। ।੧।। 
ਰਹਾਉ।। ਇਤੁ ਤਿਨ ਲਾਗੈ ਬਾਣੀਆ।। ਸੁਖੁ ਹੋਵੈ ਸੇਵ ਕਮਾਣੀਆ।। ਸਭ ਦੁਨੀਆ 
ਆਵਣ ਜਾਣੀਆ।।੩।। ਵਿਚਿ 


ਇਹ ਸਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਨਹੀਂ ਹੈ. ਮੀਏਂ ਮਿੱਠੇ ਦਾ ਕਥਨ ਹੈ। 

ਇਹ ਬੀ ਗੁਰਬਾਣੀ ਨਹੀਂ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ (ਮਾਝ _ਕੀ_ਵਾਰ ਵਿਚ) _ ਐਉਂ` ਪਾਠ ਹੈ-ਨਾਨਕ 
ਨਾਉ ਖੁਦ ਇ ਕਾ ਦਿਲਿ ਹਛੈ ਮੁਖਿ ਲੇਹੁ।। ਅਵਰਿ ਦਿਵਾਜੇ ਦੁਨੀ ਕੇ ਝੂਠੇ ਅਮਲ ਕਰੇਹੁ। । 

ਇਹ ਪ੍ਰਸ਼ਨ ਦੀਆਂ ਤੁਕਾਂ ਮੀਏ ਮਿਠੇ ਦੀਆਂ ਰਚਿਤ ਨਹੀਂ ਹਨ। ਜੋ ਪ੍ਰਸ਼ਨ ਹੈ ਸੋ ਭੀ ਗੁਰੂ ਜੀ ਨੇ ਆਪ ਸ਼ਬਦ ਵਿਚ 
ਆਖਿਆ ਹੈ। ਗੁਰੂ ਜੀ ਅਕਸਰ ਗੋਸ਼ਟ ਦੇ ਬਾਦ ਸਵਾਲ ਜਵਾਬ ਆਪ ਸ਼ਬਦ ਵਿਚ ਰਚ ਕੇ ਉਸ ਨੂੰ ਲਿਖਿਆ ਕਰਦੇ ਸੇ। ਜਿਸ 
ਤਰ੍ਹਾਂ ਸਿਧ ਗੋਸ਼ਟ ਤੋਂ ਸਾਫ ਪ੍ਰਗਟ ਹੈ। 


5।। 58000 9800 5॥10। 0 ੬00੧ ੧3108।5॥0੫6011.60।। 


126 

ਦੁਨੀਆ ਸੇਵ _ਕਮਾਈਐ।। ਤਾ ਦਰਗਹ _ਬੈਸਣੁੂ _ਪਾਈਐ।। ਕਹੁ ਨਾਨਕ _ਬਾਹ 
ਲੁਡਾਈਐ। ।੪। ।੩੩। । 

ਤਾਂ ਸੇਖਿ ਮਿਨੇ ਅਰਜੁ ਕੀਤਾ, ਆਖਿਓਸੁ: 'ਜੀ ਓਹੁ ਕਵਨ ਕੁਰਾਨੁ ਹੈ ਜਿਤੁ ਪੜੇ 
ਕਬੂਲ ਪਵੈ ? ਅਤੇ ਉਹੁ ਕਵਨ ਦਰਵੇਸੀ ਹੈ, ਜਿਤੁ ਦਰ ਕੀ ਲਾਇਕ ਥੀਵੈ ? ਅਤੇ ਜੀ 
ਉਹ ਕਵਨ ਕਤੇਬ ਹੈ, ਜਿਤੁ ਦਿਲੁ ਰਹੈ, ਜਾਇ ਨਾਹੀ' ਅਤੇ ਉਹੁ ਕਵਨੁ ਨਿਵਾਜ ਹੈ, ਜਾ 
ਕੇ ਗੁਜਾਰੇ ਤੇ ਨਜਰਿ ਗੁਜਾਰੇ'। ਤਬ ਬਾਬੇ ਜਬਾਬੁ _ਦੇਤਾ, ਆਥਿਓਸੁ: ਮਰਦਾਨਿਆਂ ! 
ਰਬਾਬੁ ਵਜਾਇ'। ਤਾਂ ਮਰਦਾਨੇ ਰਬਾਬੁ ਵਜਾਇਆ, ਬਾਬੈ ਸਬਦੁ ਕੀਤਾ ਰਾਗੁ ਮਾਰੂ ਵਿਚਿ ਮ 


੨ 
4 


ਸਾਰੁ ਮਹਲਾ ੫।। 


`'ਅਤੈ__ਤੋਂ. ਜਾਇ ਨਾਹੀ ਤਕ ਦਾ ਪਾਠ ਹਾ: ਬਾ: ਨੁਸਖੇ ਵਿਚ ਹੈ ਨਹੀਂ। 
੨੩ਇਹ ਸਬਦ ਪੰਚਮ ਪਾਤਸ਼ਾਹ ਜੀ ਦਾ ਹੈ, ਲਿਖਾਰੀ ਦੀ ਭੁੱਲ ਹੈ। 
ਜੋ ਅਸਲ ਪੋਥੀ ਵਿਚ ਮਹਲਾ ੧ ਲਿਖਿਆ ਹੈ, ਇਸ ਤੋਂ ਮਾਲੂਮ ਹੁੰਦਾ ਹੈ ਕਿ ਅਸਲ ਪੋਥੀ ਵਿਚ ਏਥੇ ਮਾਝ ਦੀ ਵਾਰ ਦਾ ਸਲੋਕ 
ਹੋਣਾ ਹੈ, ਜਿਸ ਦਾ ਪਾਠ ਇਹ ਹੈ: ਸਲੋਕੁ ਮ:੧ 
ਮਿਹਰ _ਮਸੀਤਿ _ਸਿਦਕੁ _ਮੁਸਲਾ _ਹਕੁ _ਹਲਾਲੂ _ਕੁਰਾਨੁ।। _ਸ਼ਰਮ _ਸੰਠਤਿ ਸੀਲੂ ਰੋਜਾ ਹੋਹੁ _ਮੁਸਲਮਾਣੂ।। _ਕਰਣੀ 
ਕਾਬਾ ਸਚੁ ਪੀਰੁ ਕਲਮਾ ਕਰਮ ਨਿਵਾਜ।। ਤਸਬੀ ਸਾ ਤਿਸੁ ਭਾਵਸੀ ਨਾਨਕ ਰਖੇ ਲਾਜ।।੧।।ਮ; ੧।। ਹਕੁ ਪਰਾਇਆ ਨਾਨਕਾ 
ਉਸੁ ਸੂਅਰ ਉਸੁ ਗਾਇ। । ਗੁਰੁ ਪੀਰੁ ਹਾਮਾ ਤਾ ਭਰੇ ਜਾ ਮੁਰਦਾਰੁ ਨ ਖਾਇ।। ਗਲੀ ਭਿਸਤਿ ਨ ਜਾਈਐ ਛੁਟੈ ਸਚੁ ਕਮਾਇ। 
ਮਾਰਣ ਪਾਹਿ ਹਰਾਮ ਮਹਿ ਹੋਇ ਹਲਾਲ ਨ ਜਾਇ।। ਨਾਨਕ ਗਲੀ ਕੂੜਈ ਕੂੜੈ ਪਲੈ ਪਾਇ।।੨।। ਮ:੧।। ਪੰਜਿ ਨਿਵਾਜਾ ਵਖਤ 
ਪੰਜਿ ਪੰਜਾ ਪੰਜੇ ਨਾਉ।। ਪਹਿਲਾ ਸਚੁ ਹਲਾਲੂ ਦੁਇ ਤੀਜਾ ਖੇਰ ਖੁਦਾਇ। । ਚਉਥੀ ਨੀਅਤਿ ਰਾਸਿ ਮਨੁ ਪੰਜਵੀਂ ਸਿਫਤਿ ਸਨਾਇ। 
ਕਰਣੀ ਕਲਮਾ ਆਖਿਕੈ ਤਾ ਮੁਸਲਮਾਣੁ ਸਦਾਇ। ਨਾਨਕ ਜੇਤੇ ਕੂੜਿ ਆਰ ਕੂੜੈ ਕੂੜੀ ਪਾਇ। ।੨।। 

ਕਿਸੇ ਉਤਾਰੇ ਵੇਲੇ ਪੰਜਵੀਂ ਪਾਤਸ਼ਾਹੀ ਦਾ ਸਬਦ ਵਧੇਰੇ ਵਿਸਤਾਰ ਵਾਲਾ ਕੰਠੋਂ ਕਿਸੇ ਲਿਖ ਦਿਤਾ, ਇਹ ਸਹੀ ਕੀਤੇ 
ਬਿਨਾਕਿ ਇਹ ਮਹਲਾ ੧ ਦਾ ਨਹੀਂ ਏ। ਪਿਛੇ ਸੁਲਤਾਨ ਪੁਰੇ ਦੇ ਪਸੰਗ ਵਿਚ ਬੀ ਇਹ ਸ਼ਬਦ ਆ ਚੁਕੇ ਹਨ। 


5।। 58000 9800 5॥10। 0 ੬00੧ ੧3108।5॥0੫6011.60।। 


127 

ਅਲਹ ਅਗਮ ਖੁਦਾਈ ਬੰਦੇ।। ਛੋਡਿ ਖਿਆਲ ਦੁਨੀਆ ਕੇ ਧੰਧੇ।। ਹੋਇ ਪੇਖਾਕ ਫਕੀਰ 
ਮੁਸਾਫਰੁ ਇਹੁ ਦਰਵੇਸੁ ਕਬੂਲੁ ਦਰਾ। ।੧।। ਸਚੁ ਨਿਵਾਜ ਯਕੀਨ ਮੁਸਲਾ।। ਮਨਸਾ ਮਾਰਿ 
ਨਿਵਾਰਿਹੁ _ਆਸਾ।। ਦੇਹ __ਮਸੀਤਿ ਮਨੁ __ਮਉਲਾਣਾ __ਕਲਮ __ ਖੁਦਾਈ 
ਪਾਕੁ ਖਰਾ।।੨।। ਸਰਾ ਸਰੀਅਤਿ ਲੇ ਕੰਮਾਵਹੁ।। ਤਰੀਕਤਿ ਤਰਕ ਖੋਜਿ ਟੋਲਾਵਹੁ। । 
ਮਾਰਫਤਿ ਮਨੁ _ਮਾਰਹੁ _ਅਬਦਾਲਾ ਮਿਲਹੁ _ਹਕੀਕਤ ਜਿਤੁ ਫਿਰਿ ਨ ਮਰਾ।।੩। । 
ਕੁਰਾਣੁ ਕਤੇਬ ਦਿਲ ਮਾਹਿ ਕਮਾਹੀ।। ਦਸ ਅਉਰਾਤ ਰਖਹੁ ਬਦਰਾਹੀ।। ਪੰਚ ਮਰਦ 
ਸਿਦਕਿ ਲੈ ਬਾਧਹੁ ਖੇਰ ਸਬੂਰੀ ਕਬੂਲ ਪਰਾ।।੪।। _ਮਕਾ ਮਿਹਰ ਰੋਜਾ _ਪੇਖਾਕਾ। । 
ਭਿਸਤੁ ਪੀਰ ਲਫਜ ਕਮਾਇ ਅੰਦਾਜਾ।। ਹੂਰ ਨੂਰ ਮੁਸਕੁ ਖੁਦਾਇਆ ਬੰਦਗੀ ਅਲਹ ਆਲਾ 
ਹੁਜਰਾ।।੫।। ਸਚੁ ਕਮਾਵੈ ਸੋਈ ਕਾਜੀ।। ਜੋ ਦਿਲੁ ਸੋਧੈ ਸੋਈ ਹਾਜੀ।। ਸੋ ਮੁਲਾ ਮਲਊਨ 
ਨਿਵਾਰੇ ਸੋ _ਦਰਵੇਸੁ ਜਿਸੁ ਸਿਫਤਿ _ਧਰਾ।।੬।। ਸਭੋ ਵਖਤ ਸਭੇ _ਕਰਿ _ਵੇਲਾ। । 
ਖਾਲਕੁ __ਯਾਦਿ _ਦਿਲੈ ਮਹਿ _ਮਉਲਾ।। _ਤਸਬੀ _ਯਾਦਿ ਕਰਹੁ ਦਸ 
ਮਰਦਨੁ ਸੁੰਨਤਿ ਸੀਲ _ਬੰਧਾਨਿ ਬਰਾ।।੭।। ਦਿਲ ਮਹਿ ਜਾਨਹੁ ਸਭ ਫਿਲਹਾਲਾ। । 
ਖਿਲਖਾਨਾ ਬਿਰਾਦਰ ਹਮੂ ਜੰਜਾਲਾ।। ਮੀਰ ਮਲਕ ਉਮਰੇ ਫਾਨਾਇਆ ਏਕ ਮੁਕਾਮ ਖੁਦਾਇ 
ਦਰਾ।।੮।। ਅਵਲਿ ਸਿਫਤਿ ਦੂਜੀ ਸਾਬੂਰੀ।। ਤੀਜੈ ਹਲੇਮੀ ਚਉਥੈ ਖੇਰੀ।। ਪੰਜਵੈ ਪੰਜੇ 
ਇਕਤੁ ਮੁਕਾਮੇ ਏਹਿ ਪੰਜਿ ਵਖਤ ਤੇਰੇ ਅਪਰ ਪਰਾ।।੯।। ਸਗਲੀ ਜਾਨਿ ਕਰਹੁ ਮਉਦੀਫਾ। । 
ਬਦਅਮਲ ਛੋਡਿ ਕਰਹੁ ਹਥਿ ਕੂਜਾ।। ਖੁਦਾਇ ਏਕੁ ਬੁਝਿ ਦੇਵਹੁ ਬਾਂਗਾਂ ਬੁਰਗੁ ਬਰਖੁਰਦਾਰ 
ਖਰਾ।।੧0।। ਹਕ ਹਲਾਲੂ _ਬਖੋਰਹੁ _ਖਾਣਾ।। ਦਿਲ ਦਰੀਆਉ _ਧੋਵਹੁ _ਮੇਲਾਣਾ। । 
ਪੀਰੁ ਪਛਾਣੈ ਭਿਸਤੀ ਸੋਈ ਅਜਰਾਈਲੁ ਨ ਦੋਜ ਠਰਾ। ।੧੧।। ਕਾਇਆ ਕਿਰਦਾਰ 


5।। 58000 9800 5॥10। 0 ੬00੧ ੧3108।5॥0੫6011.60।। 


128 

ਅਉਰਤ _ਯਕੀਨਾ।। _ ਰੰਗ _ਤਮਾਸੇ _ਮਾਣਿ _ਹਕੀਨਾ।। ਨਾਪਾਕ _ਪਾਕੁ _ਕਰਿ ਹਦੂਰਿ 
ਹਦੀਸਾ ਸਾਬਤ ਸੂਰਤਿ ਦਸਤਾਰ ਸਿਰਾ।।੧੨।। ਮੁਸਲਮਾਣੁ ਮੋਮ ਦਿਲਿ ਹੋਵੇ।। ਅੰਤਰ ਕੀ 
ਮਲੂ _ਦਿਲ ਤੇ ਧੋਵੈ।। ਦੁਨੀਆ ਰੰਗ _ਨ ਆਵੈ ਨੇੜੈ ਜਿਉ ਕੁਸਮ 
ਪਾਟੁ _ਘਿਉ ਪਾਕੁ _ਹਰਾ।।੧੩।। _ ਜਾਕਉਂ ਮਿਹਰ ਮਿਹਰ _ਮਿਹਰਵਾਨਾ।। _ ਸੋਈ 
ਮਰਦੁ ਮਰਦੁ ਮਰਦਾਨਾ।। ਸੋਈ ਸੇਖੁ ਮਸਾਇਕੁ ਹਾਜੀ ਸੋ ਬੰਦਾ ਜਿਸੁ ਨਜਰਿ ਨਰਾ। ।੧੪।। 
ਕੁਦਰਤਿ _ ਕਾਦਰ ਕਰਣ _ਕਰੀਮਾ।। ਸਿਫਤਿ _ਮੁਹਥਤਿ ਅਥਾਹ __ਰਹੀਮਾ। । 
ਹਕੁ ਹੁਕਮੁ ਸਚੁ ਖੁਦਾਇਆ ਬੁਝਿ ਨਾਨਕ ਬੰਦਿ ਖਲਾਸ ਤਰਾ। ।੧੫।।੩। ।੧੨।। 

ਤਬ ਸੇਖ ਮਿਠੇ ਆਖਿਆ: 'ਜੀ ! ਤੁਸਾਂ ਜੋ ਹਿਕ ਨਾਵੈ ਦੀ ਸਿਫਤਿ ਕੀਤੀ, ਸੋ 
ਹਿਕੁ ਨਾਮੁ ਕੈਸਾ ਹੈ ?' ਤਬ ਬਾਬੇ ਆਖਿਆ: 'ਸੇਖ ਮਿਠਾ ! ਹਿਕ ਨਾਵੈ ਦੀ ਕੀਮਤਿ ਕਿਸ 
ਨਾਉ ਆਈ ਹੈ ?'। ਤਾਂ ਸੇਖ ਮਿਠੇ ਆਖਿਆ: 'ਜੀ ਮਿਹਰ ਕਰਿ ਦਸਿ'। ਤਬ 
ਗੁਰੂ ਬਾਬੈ ਸੇਖ ਮਿਠੇ ਕੀ ਬਾਂਹ ਪਕੜੀ, ਗੌਸੇ ਲੈ ਗਇਆ। ਤਬ ਬਾਬੇ ਆਥਿਆ: 'ਸੇਖ 
ਮਿਠਿਆ ! 'ਇਕੁ ਨਾਮੁ ਖੁਦਾਇ ਕਾ ਸੁਣੁਥਾ। ਤਾਂ ਬਾਬਾ ਬੋਲਿਆ: 'ਅਲਹ'। ਆਖਣਿ 
ਨਾਲਿ ਦੂਸਰਾ ਭਸਮ ਹੋਇ ਗਇਆ'।। ਤਬ ਸੇਖ ਮਿਠਾ ਦੇਖਿ ਕਰਿ ਹੈਰਾਣੁ ਹੋਆ। ਜਾਂ 
ਦੇਖੇ ਤਾਂ ਇਕੁ ਮੁਠੀ ਭਸਮ ਕੀ ਹੈ। ਤਬਿ ਫਿਰਿ ਅਵਾਜ ਆਇਆ ਹੈ, 'ਅਲਾਹ'। ਇਤਨਿ 
ਕਹਣੈ ਨਾਲਿ ਉਠੀ ਖਲਾ ਹੋਆ, ਤਬ ਸੇਖ ਮਿਨੈ ਆਇ ਪੈਰ ਚੁਮੇ। ਤਬ ਬਾਬਾ ਬਿਸਮਾਦ 
ਕੇ ਘਰ ਵਿਚ ਬੋਲਿਆ। 


ਹਾ: ਬਾ: ਨੂ: ਵਿਚ 'ਇਕ ਤੋਂ ਹੋਇ ਗਇਆ' ਤਕ ਦਾ ਪਾਠ ਐਉਂ ਹੈ- 'ਏਕ ਨਾਮ ਖੁਦਾਇ ਕਾ ਸੁਣਤਾ ਹੈ ? ਆਖਣ ਨਾਲ 
ਦੂਸਰਾ ਭਸਮ ਹੋਇ ਗਇਆ। 
`ਦੇਥੋਂ ਅਗੇ ਹਾਜ਼ਰਨਮਾ ਹੈ. ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਨਹੀਂ ਹੈ. ਇਸ ਕਰਕੇ ਗੁਰਬਾਣੀ ਨਾਹੀਂ। 


5।। 58000 9800 5॥10। 0 ੬00੧ ੧3108।5॥0760011.60।। 


[ਇੰ 
ਤਬ _ਬਾਬੈ _ਮੀਆ ਮਿਠਾ ਵਿਦਾ _ਕੀਤਾ'। ਗੁਰੂ ਬਾਬਾ _ਓਥਹੁੰ ਰਵਦਾ _ਰਹਿਆ। 
ਬੋਲਹੁ ਵਾਹਿਗੁਰੂ। 
੩੭. ਦੁਨੀ ਚੰਦ ਨਿਸਤਾਰਾ 
ਤਬ ਰਾਵੀ ਨਦੀ ਦੇ ਕਿਨਾਰੇ ਲਹੋਰਿ ਆਇ ਨਿਕਲਿਆ। ਤਬ ਲਹੋਰ ਦੇ ਪੁਰਗਣੇ ਦਾ 
ਕਰੋੜੀ ਦੁਨੀ ਚੰਦ ਧੁਪੁੜ ਖੌਤ੍ਰੀ ਥਾ: ਤਿਸਕੇ ਪਿਤਾ ਕਾ ਸਰਾਧੁ ਥਾ, ਉਸ ਸੁਣਿਆ ਜੋ 
ਨਾਨਕੁ ਤਪਾ ਆਇਆ ਹੈ। ਤਬ ਓਹੁ ਆਇ ਕਰਿ ਬਾਬੇ ਜੀ ਕਉ ਭਾਉ ਕਰਿਕੇ ਲੈ 
ਗਇਆ। ਤਬ ਗੁਰੂ ਜਾਇ ਬੈਠਾ, ਤਬ ਓਸ ਬਸਤੁ ਬਾਹਰੀਤ' ਅਣਾਈ, ਫੁਰਮਾਇਸਿ ਕੀਤੀ, 
ਦੁਧੁ ਦਹੀ, ਲਕੜੀਆਂ। ਤਾਂ ਅੰਨੁ ਤਈਆਰੁ ਹੋਆ, ਬ੍ਰਾਮਣ ਜੇਵੈ। ਤਬ ਬਾਬੈ ਜੀ ਕਉ ਭੀ 
ਬੁਲਵਣਿ ਆਇਆ। ਤਦਹੁ ਗੁਰੂ ਜੀ ਪੁਛਿਆ: ਤੇਰੈ ਕਿਆ ਹੋਆ ?' ਤਦ ਉਸ ਕਹਿਆ: 
'ਜੀ ਮੇਰੇ ਪਿਤਾ ਕਾ ਸਰਾਧ ਹੈ। ਤਿਸ ਕੇ ਨਾਉਂ ਕੇ ਬਾਮਣਿ ਜਿਵਾਇ ਹੈਨਿ'। ਤਬ ਬਾਬਾ 
ਬੋਲਿਆ: ਤੇਰੇ ਪਿਤਾ ਨੂੰ ਅਜੁ ਤੀਸਰਾ ਦਿਨੁ ਹੋਆ ਹੈ ਕਿਛੁ ਨਾਹੀ ਖਾਧਾ ਅਤੇ ਤੂ ਆਖਦਾ 
ਹੈ ਮੈਂ ਸਉ ਮਨੁਖ” ਜਿਵਾਇਆ ਹੈ'। ਤਬ ਦੁਨੀਂ ਚੰਦੁ ਬੇਨਤੀ ਕੀਤੀ, ਆਸਥਿਓਸੁ: 'ਜੀ 
ਓਹੁ ਕਿਥੇ ਹੈ ?' ਤਬ ਬਾਬੇ ਆਖਿਆ: 'ਓਹੁ ਇਕ ਮਾਲ ਵਿਚਿ ਹੈ ਪਇਆ ਹੋਆ, ਕੋਹਾਂ 
ਪੰਜਾਂ ਉਪਰਿ, ਬਘਿਆੜ ਕਾ ਜਨਮੁ ਹੈ, ਪਰੁ ਤੂੰ ਜਾਇ ਪਰਸਾਦੁ ਲੇਕਰਿ, ਪਰੁ ਡਰਣਾ ਨਾਹੀ, 
ਤੇਰੇ ਜਾਣੈ ਨਾਲਿ ਉਸ ਕੀ ਬੁਧਿ ਮਾਨੁਖ ਕੀ ਹੋਇ 


"ਤਬ _ਤੋਂ_ਕੀਤਾ' ਤਕ ਦੀ ਥਾਂ ਹਾ: ਬਾ: ਨ: ਵਿਚ ਪਾਠ ਹੈ-ਤਬ ਮੀਆਂ ਮਿਠਾ ਵਿਦਿਆ ਹੋਇਆ। ' 
ਦੋਹ: ਬਾ: ਨ: ਵਿਚ 'ਬਾਹਰੀਤ' ਦੀ ਥਾਂ ਹੈ 'ਬਾਹਰ ਤੇ'। 

੨ਤਾਂ ਅੰਨੁ ਦੀ ਥਾਂ ਹਾ: ਵਾ: ਨੁ: ਵਿਚ 'ਸਭ ਵਸਤ' ਪਾਠ ਹੈ। 

₹.ਮਨੁਖ' ਦੀ ਥਾਂ ਹਾ: ਵਾ: ਨੂ: ਵਿਚ 'ਬਾਮਣ` ਹੈ। 


5।। 58000 9800 5॥10। 0 ੬00੧ ੧3108।5॥0760011.60।। 


130 
ਆਵੈਗੀ। ਪਰਸਾਦੁ ਖਾਵੇਗਾ, ਅਰ ਬਾਤਾਂ ਭੀ ਕਰੇਗਾ'। ਤਬ ਦੁਨੀਚੰਦੁ ਪਰਸਾਦੁ ਲੈ ਗਇਆ, 
ਜਾਇ ਪੈਰੀ ਪਉਣਾ ਕਹਿਓਸੁ। _ਪਰਸਾਦੁ ਆਗੈ ਰਾਖਿਓਸੁ, ਤਬ ਇਸੁ ਪੁਛਿਆ, ਆਖਿਆ! 
“ਪਿਤਾ ਜੀ ! ਤੂੰ ਇਤੁ ਜਨਮਿ ਕਿਉ ਆਇਆ ?' ਤਬ ਇਸਿ ਆਖਿਆ: 'ਗੁਰੂ ਪੂਰੈ ਬਿਨਾ 
ਇਤੁ ਜਨਮ ਆਇਆ'। ਮੈਂ ਏਕ ਅਚਾਰੀ” ਕਾ ਸਿਖੁ ਥਾ, ਓਸ ਮੇਰੇ ਪਾਸਹੁੰ ਸਗਉਤੀ ਮਛੀ 
ਛਡਾਈ ਥੀ. ਜਬ ਮੇਰੇ ਕਾਲ ਕਾ ਸਮਾਂ ਹੋਆ, ਤਾ ਮੈਂ ਦੁਖੀ ਹੋਆ ਤਾਂ ਮੇਰੇ ਪਾਸਿ ਸਗਉਤੀ 
ਰਿੰਨਦੇ ਸੇ, ਮੇਨੂੰ ਵਾਸ਼ਨਾ ਆਈ ਮੇਰੀ ਮਨਸਾ ਉਹਾਂ ਗਈ, ਤਿਸਕਾ ਸਦਕਾ ਏਤੁ ਜਨਮਿ 
ਆਇਆ'। ਤਬ ਉਹੁ ਉਠਿ ਚਲਿਆ, ਅਤੇ ਉਹੁ ਭਜਿ ਗਇਆ। ਤਦਹੁ ਦੁਨੀ ਚੰਦ ਆਇ 
ਪੈਰੀ ਪਇਆ। ਤਬ ਗੁਰੂ ਬਾਬੇ ਜੀ ਕਉ ਘਰਿ ਲੇ ਗਇਆ, ਉਸ ਕੇ ਦਰਿ ਉਪਰਿ ਸਤ 
ਧਜਾ ਬੰਧੀਆਂ ਥੀਆਂ, ਲਾਖ ਲਾਖ ਕੀ ਇਕ ਧਜ ਥੀ। ਤਬ ਬਾਬੈ ਪੁਛਿਆ: 'ਏਹ ਧਜ਼ਾ ਕਿਸ 
ਕੀਆਂ ਹੈਨਿ ?' ਤਬ ਦੁਨੀ ਚੰਦ ਆਖਿਆ: 'ਜੀ ਇਹਿ ਧਜਾ ਮੇਰੀਆਂ ਹੈਨਿ'। ਤੁਦਹੁ ਬਾਬੈ 
ਇਕ ਸੂਈ ਦਿਤੀ, ਆਖਿਓਸੁ: 'ਜੋ ਅਸਾਡੀ ਅਮਾਨ ਰਾਖੁ: ਅਸੀਂ ਆਗੈ ਮੰਗਿ ਲੈਹਿੰਗੇ'। ਤਬ 
ਦੁਨੀ ਚੰਦੁ ਸੂਈ ਤ੍ਰੀਮਤਿ ਪਾਸਿ ਲੈ ਗਇਆ। ਆਖਿਓਸੁ: “ਇਹ ਸੂਈ ਰਖੁ ਗੁਰੂ ਦਿਤੀ ਹੈ, 
ਅਤੇ ਆਖਿਆ ਹੈਸੁ, ਜੁ ਅਗੈ ਮੰਗਿ ਲੇਹਿੰਗੇ'। ਤਦਹੁ ਤ੍ਰੀਮਤਿ ਆਖਿਆ: 'ਏ ਪਰਮੇਸਰ ਕੇ_! 
ਇਹ ਸੂਈ ਤੇਰੇ ਸਾਥਿ ਚਲੈਗੀ ਆਗੈ ?' ਤਾਂ ਦੁਨੀ ਚੰਦ ਆਖਿਆ : 'ਕਿਆ ਕਰੀਐ ?' 
ਤਾਂ ਤ੍ਰੀਮਤ ਆਖਿਆ: 'ਜਾਹਿ ਦੇ ਆਉ'। ਤਬ ਦੁਨੀ ਚੰਦ ਸੂਈ ਫੇਰਿ ਲੈ ਆਇਆ ਬਾਬੇ 
ਪਾਸਿ। ਆਇ ਆਖਿਓਸ: 'ਇਹ ਸੂਈ ਮੇਰੇ ਪਾਸਿ ਅਗੈ ਚਲਣੈ ਕੀ ਨਾਹੀ, ਫੇਰ ਲੇਵਹੁ'। 


ਤਬ ਗੁਰੂ ਬਾਬੇ 


“ਗੁਰੂ ਤੋਂ ਆਇਆ' ਤੈਂਕ ਦਾ ਪਾਠ ਹਾ: ਬਾ: ਨੁਸਖੇ ਵਿਚ ਨਹੀਂ ਹੈ। 
੍ਰਹਮਚਾਰੀ ਤੋਂ ਮੁਰਾਦ ਜਾਪਦੀ ਹੈ। ਹਾ: ਬਾ: ਨੁਸਖੇ ਵਿਚ ਪਾਠ ਇਹ ਹੈ 'ਮੈਂ ਏਕ ਅਚਾਰੀ ਥਾ'। 


5।। 58000 9800 5॥10। 0 ੬00੧ ੧3108।5॥0੫6011.60।। 


[ਲਤ 
ਆਥਿਆ: 'ਇਹ ਧਜਾ ਕਿਉਂ ਕਰਿ ਪਹੁੰਚਾਹਿੰਗਾ, ਜੋ ਸੂਈ ਨਹੀਂ ਪਹੁੰਚਾਇ ਸਕਦਾ ?' ਤਬ 
ਦੁਨੀ ਚੰਦ ਉਠਿ ਆਇ ਮੱਥਾ ਟੇਕਿਆ, ਆਖਿਓਸੂ: 'ਜੀ ਓਹੁ ਬਾਤ ਕਰਿ ਜਿਤੁ ਆਗੈ ਪਹੁੰਚੈ'। 
ਤਦਹੁ ਗੁਰੂ ਆਖਿਆ: 'ਪਰਮੇਸਰ ਕੇ ਨਾਮ ਤੂੰ ਦੇਹਿ। ਅਤੀਤਾਂ, ਅਭਿਆਗਤਾਂ ਦੈ ਮੁਹਿ ਪਾਇ, 
ਇਉਂ ਸਾਥਿ ਪਹੁੰਚੈਗੀ'। ਤਬ ਦੁਨੀ ਚੰਦ ਸਤ ਲਖ ਕੀਆ ਧਜਾ ਲੁਟਾਇ ਦੂਰਿ ਕੀਤੀਓਸੁ। 
ਹੁਕਮੁ ਮੰਨਿਆ। ਹੁਕਮੁ ਗੁਰੂ `ਕਾ ਐਸਾ ਹੈ, ਜੋ ਕੋਈ ਮੰਨੇਗਾ ਤਿਸਕੀ ਗਤਿ ਹੋਵੈਗੀ। 
ਤਦਹੁ ਦੁਨੀਂ ਚੰਦ ਨਾਉਧਰੀਕੁ ਸਿਖ_ਹੋਆ, ਗੁਰੂ ਗੁਰੂ ਲਗਾ ਜਪਣਿ। ਬੋਲਹੁ ਵਾਹਿਗੁਰੂ" 
ਤਬ ਬਾਬੇ _ਆਖਿਆ: _ 'ਮਰਦਾਨਿਆਂ _! ਰਬਾਇ _ਵਜਾਇ'। ਤਾਂ ਮਰਦਾਨਿ 
ਰਬਾਬੁ ਵਜਾਇਆ। _'ਰਾਗੁ ਆਸਾ ਕੀ ਵਾਰ ਕੀਤੀ, ਪਉੜੀਆਂ ੧੫ ਪਰਥਾਇ ਦੁਨੀਚੰਦ ਕੇ 
ਕੀਤੀਆਂ। 
੩੮. ਬ੍ਰਾਹਮਣ ਦੀ ਸੁਚ ਰਸੋਈ 

ਤਬ ਬਾਬਾ ਜੀ ਘਰਿ ਆਇਆ, ਤਲਵੰਡੀ ਵਿਚਿ ਕੋਈ ਦਿਨੁ ਰਹੈ। ਇਕ ਦਿਨ 
ਇਕੁ ਬ੍ਰਾਮਣੁ ਅਚਾਰੀ ਆਇਆ ਖੁਧਿਆਰਥੁ, ਤਾਂ ਆਇ ਅਸੀਮੁ ਬਚਨੁ ਕੀਤੋਸੁ। ਬਾਬਾ ਜੀ 
ਪਰਸਾਦ ਵਿਚਿ ਬੈਠਾ ਥਾ। ਤਬ ਗੁਰੂ ਆਖਿਆ; 'ਆਵਹੁ ਮਿਸਰ ਜੀ ! ਪਰਸਾਦੁ ਤਈਆਰ ਹੈ'। 
ਤਾਂ ਪੰਡਿਤ ਕਹਿਆ: 'ਮੈਂ ਇਹੁ ਪਰਸਾਦੁ ਨਹੀਂ ਖਾਂਦਾ, ਮੈਂ ਆਪਣੇ ਕਰਿ _ਖਾਵਾਂਗਾ, ਜਬ 
ਹਥੁ ਭਰਿ ਧਰਤੀ ਉਖਣਾਂਗਾ, ਅਤੇ ਚਉਂਕਾ ਦੇਵਾਂਗਾ, ਅਤੇ ਜਾਇਕੇ 


੧ 
“ਸਿਖ ਪਾਠ ਹਾ: ਬਾ: ਨੁ: ਦਾ ਹੈ। 
੨ 


ਹਾ: ਬਾ: ਨੁ: ਵਿਚ 'ਬੋਲਹੁ ਵਾਹਿਗੁਰੂ' ਨਹੀਂ ਹੈ। 
ਹਾ: ਬਾ: ਨੁਸਖੇ ਵਿਚ 'ਕੂੜ ਰਾਜਾ ਕੂੜ ਪਰਜਾ ਤੋਂ..ਮਤ ਥੋੜੀ ਸੇਵ ਗਵਾਈਐ' ਤਕ ਲਿਖ ਕਰਕੇ ਅਗੋਂ ਲਿਖਿਆ-ਅਗੈ ਵਾਰ 
ਪੂਰਣ ਲਿਖਣੀ ਹੈ, ਬੋਲਹੁ ਵਾਹਿਗੁਰੂ।' 


5।। 58000 9800 5॥10। 0 ੬00੧ ੧3108।5॥0੫6011.60।। 


132 

ਗਿਠ ਭਰਿ ਧਰਤੀ ਉਖਣਾਗਾ ਤਾਂ _ਚੁੱਲਾ ਕਰਾਂਗਾ।ਲਕੜੀਆਂ ਧੋਇ ਕਰਿ ਚਾੜਾਂਗਾ। ਏਹ 
ਰਸੋਈ ਕੀ ਧਰਤੀ ਕੈਸੀ ਹੈ ? ਤਾਂ ਮੇਂ ਨਾਹੀਂ ਖਾਂਦਾ'। ਤਬ ਬਾਬੈ ਆਖਿਆ: 'ਇਸ ਪੰਡਿਤ 
ਕਉ ਰਸੋਈ ਕੋਰੀ ਦੇਵਹੁ।' ਤਬ ਕੋਰੀ ਰਸੋਈ ਮਿਲੀ। ਪੰਡਤੁ ਬਾਹਰਿ ਲੈ ਗਇਆ, ਜਾਇ 
ਲਗਾ ਚਉੱਕਾ ਬਣਾਵਣਿ, ਧਰਤੀ ਖੋਦਿਨ, ਜਿਥੈ ਧਰਤੀ ਖੋਦੈ, ਓਥੇ ਹਡੀਆਂ ਨਿਕਲਨਿ। ਤਬ 
ਚਾਰ ਪਹਿਰਿ ਖੋਦਦਾ ਫਿਰਿਆ। ਜਾਂ ਭੁਖਾ ਆਜੁਜ ਹੋਆ, ਤਾਂ ਆਖਿਓਸੁ: 'ਬਾਬੇ ਤੇ ਜਾਵਾਂ'। 
ਤਾਂ ਆਇ ਪੈਰੀ ਪਇਆ, ਆਥਿਓਸੁ: 'ਜੀ ਓਹ ਪਰਸਾਦੁ ਮੇਨੂੰ ਮਿਲੈ, ਮੈਂ ਭੁੱਖਾ ਮੁਆ ਹਾਂ'। 
ਤਦਹੁ ਗੁਰੂ ਆਖਿਆ _'ਸੁਆਮੀ ! ਓਹੁ _ਵਖਤੁ ਗਇਆ _ਪਰਸਾਦ ਕਾ, ਪਰੁ ਜਾਹਿ 
ਵਾਹਿਗੁਰੂ ਕਰਿਕੇ ਧਰਤੀ ਖੋਦੁ ਰਸੋਈ ਕਰੁ ਖਾਹਿ'। ਤਬ ਬਾਬਾ ਬੋਲਿਆ ਸਬਦੁ ਰਾਗੁ ਬਸੰਤ 
ਵਿਚਿ ਮ: ੧।। 

ਸੁਇਨੇ ਕਾ ਚਉਕਾ ਕੰਚਨ ਕੁਆਰ।। ਰੁਪੇ ਕੀਆ ਕਾਰਾ ਬਹੁਤੁ ਬਿਸਥਾਰੁ।। ਗੰਗਾ ਕਾ 
ਉਦਕ ਕਰੰਤੇ ਕੀ ਆਗਿ। । ਗਰੁੜਾ ਖਾਣਾ ਦੁਧ ਸਿਉ ਗਾਡਿ।।੧।। ਰੇ ਮਨ ਲੇਖੇ ਕਬਹੂੰ 
ਨ ਪਾਇ।। ਜਾਮਿ ਨ ਭੀਜੈ ਸਾਚ ਨਾਇ।।੧।। ਰਹਾਉ।। ਦਸ ਅਠ ਲੀਖੇ ਹੋਵਹਿ ਪਾਸਿ। । 
ਚਾਰੇ ਬੇਦ ਮੁਖਾਗਰ ਪਾਠਿ।। ਪੁਰਬੀ ਨਾਵੈ ਵਰਨਾਂ ਕੀ ਦਾਤਿ।। ਵਰਤ ਨੇਮ ਕਰੇ ਦਿਨ 
ਰਾਤਿ।।੨।। ਕਾਜੀ ਮੁਲਾਂ ਹੋਵਹਿ ਸੇਖ।। ਜੋਗੀ ਜੰਗਮ ਭਗਵੇ ਭੇਖ।। ਕੋ _ਗਿਰਹੀ ਕਰਮਾਂ 
ਕੀ ਸੰਧਿ।। ਬਿਨੁ ਬੂਝੈ ਸਭ ਖੜੀਅਸਿ ਬੰਧਿ।।੩।। ਜੇਤੇ ਜੀਅ ਲਿਖੀ ਸਿਰਿਕਾਰ।। ਕਰਣੀ 
ਉਪਰਿ ਹੋਵਗਿ _ਸਾਰ।। ਹੁਕਮੁ ਕਰਹਿ ਮੂਰਖ _ਗਾਵਾਰ।। ਨਾਨਕ ਸਾਚੇ ਕੇ ਸਿਫਤਿ 


ਭੰਡਾਰ। ।੪।।੩।। 


ਦਾ ਆਖਿਓਸੁ 'ਬਾਬੇ ਦੇ ਜਾਵਾਂ-ਏਹ ਹਾ: ਬਾ: ਨੁ: ਵਿਚ ਨਹੀਂ ਹੈ। 


5।। 58000 9800 5॥10। 0 ੬00੧ ੧3108।5॥0੫6011.60।। 


॥ਇ£ 
੩੯ ਇਕ ਵੈਰਾਗੀ ਬਾਲਕ 

ਤਬ ਏਕ ਦਿਨਿ ਗੁਰੂ ਕੀ ਆਰਿਆ ਹੋਈ, ਜੋ ਪਿਛਲੇ ਪਹਰਿ ਰਾਤਿ ਕਉ ਕੀਰਤਨ 
ਹੋਵੈ ਤਾਂ ਇਕੁ ਲੜਕਾ ਬਰਸਾਂ ਸਤਾਂ ਕਾ ਘਰ ਤੇ ਉਠਿ ਆਵੈ, ਆਇ ਗੁਰੂ ਜੀ ਕੈ ਪਿਛੇ 
ਖੜਾ ਹੋਵੈ। ਜਬ ਆਰਤੀ ਕੀਰਤਿ ਹੋਵੈ, ਤਾਂ ਉਠਿ ਜਾਵੈ। ਤਬ ਬਾਬੈ ਇਕ ਦਿਨਿ ਕਹਿਆ; 
'ਅਜੁ ਏਹੁ ਲੜਕਾ ਪਕੜਿ ਰਖਣਾ। ਜਬ ਮਥਾ ਟੇਕ ਕਰਿ ਚਲਿਆ, ਤਾਂ ਸੰਗਤਿ ਪਕੜਿ 
ਰਖਿਆ, ਆਣਿ ਹਾਜਰੁ _ਕੀਤਾ। ਤਬ ਬਾਬੈ ਪੁਛਿਆ, ਆਖਿਆ: 'ਏ ਲੜਕੇ ! ਤੂੰ ਜੋ 
ਇਤੁ ਵਖਤਿ ਉਠਿ ਆਂਵਦਾ ਹੈ, ਸੋ ਕਿਉਂ ਆਂਵਦਾ ਹੈਂ ? ਅਜੇ ਤੇਰਾ ਵਖਤੁ ਖਾਵਣ 
ਖੇਡਣ ਸਉਣ ਦਾ ਹੈ'। ਤਦਹੁੰ ਉਸਿ ਲੜਕੈ ਆਖਿਆ: 'ਜੀ ਇਕ ਦਿਨਿ ਮੇਰੀ ਮਾਤਾ 
ਕਹਿਆ ਜੋ _ਬੇਟਾ- ਤੂ ਅਗਿ ਬਾਲਾਤਾ ਮੈਂ ਆਗਿ ਲਗਾ ਬਾਲਣਿ। ਜਾਂ ਲਕੜੀਆਂ ਪਾਈਆਂ 
ਤਾਂ ਪਹਿਲੇ ਨਿਕੜੀਆਂ ਕਉ ਲਗੀ, ਤਾਂ ਪਿਛਹੁੰ ਵਡੀਆਂ ਕਉ ਲਾਗੀ। _ਤਦਹੁੰ ਮੈਂ 
ਭਉ ਕੀਤਾ, ਜੋ ਮਤਾਂ ਅਸੀਂ ਨਿਕੜੇ ਚਲਿ ਜਾਹਿੰ, ਵਡੇਰੇ ਹੋਣਿ ਮਿਲਹਿ ਕਿ ਨ ਮਿਲਹਿ 
ਲਕੜੀਆਂ ਕੀ ਨਿਆਈ। ਤਾਂ ਮੈਂ ਆਖਿਆ: ਜੋ ਗੁਰੂ ਜਪਿ ਲੇਹਿ'। ਤਦਿ ਸੰਗਤਿ ਹੈਰਾਨ 
ਹੋਇ ਰਹੀ ਸੁਣਿਕੇ। ਤਬ ਬਾਬੈ ਦੀ ਖੁਸੀ ਹੋਈ ਲੜਕਾ ਪੈਰੀ ਪਇਆ। ਤਾਂ ਗੁਰੂ ਬਾਬੇ 
ਤਿਤੁ ਮਹਿਲਿ ਸਬਦੁ ਬੋਲਿਆ ਸਿਰੀ ਰਾਗੁ ਵਿਚਿ ਮ: ੧" - ਸਿਰੀ ਰਾਗੁ ਮਹਲਾ ੫।। 
ਘੜੀ ਮੁਹਤ ਕਾ ਪਾਹੁਣਾ ਕਾਜ ਸਵਾਰਣਹਾਰੁ।। ਮਾਇਆ ਕਾਮਿ ਵਿਆਪਿਆ ਸਮਝੇ ਨਾਹੀ 
ਗਾਵਾਰੁ।। ਉਠਿ ਚਲਿਆ _ ਪਛੁਤਾਇਆ ਪਰਿਆ ਵਸਿ ਜੰਦਾਰ।।੧।। ਅੰਧੇ ਤੂੰ ਬੈਠਾ ਕੰਧੀ 
ਪਾਹਿ।। ਜੇ ਹੋਵੀ ਪੂਰਬਿ ਲਿਖਿਆ ਤਾ ਗੁਰ ਕਾ ਬਚਨੁ ਕਮਾਹਿ।।੧।। ਰਹਾਉ।। ਹਰੀ 
ਨਾਹੀ ਨਹ ਡਡੁਰੀ ਪਕੀ 


ਉਹ ਸ਼ਬਦ ਪੰਚਮ ਪਾਤਸ਼ਾਹ ਜੀ ਦਾ ਹੈ। ਮ:੧ ਲਿਖਣਾ ਭਲ ਹੈ। 


5।। 58000 9800 5॥10। 0 ੬00੧ ੧3108।5॥0੫6011.60।। 


134 
ਵਢਣਹਾਰ।। ਲੈ ਲੈ ਦਾਤ ਪਹੁਤਿਆ ਲਾਵੇ ਕਰਿ ਤਈਆਰੁ ਜਾ ਹੋਆ ਹੁਕਮੁ ਕਿਰਸਾਣ ਦਾ 
ਤਾ ਲੁਣਿ ਮਿਣਿਆ ਖੇਤਾਰੁ।।੨।। ਪਹਿਲਾ ਪਹਰੁ ਧੰਧੈ ਰਇਆ ਦੂਜੈ ਭਰਿ ਸੋਇਆ।। ਤੀਜੇ 
ਝਾਖ ਝਖਾਇਆ ਚਉਥੈ ਭੋਰੁ ਭਇਆ।। ਕਦ ਹੀ ਚਿਤਿ ਨ ਆਇਓ ਜਿਨੀ ਜੀਉ ਪਿੰਡ 
ਦੀਆ। ।੩।। ਸਾਧ ਸੰਗਤਿ ਕਉ ਵਾਰਿਆ ਜੀਉ ਕੀਆ ਕੁਰਬਾਣੁ।। ਜਿਸਤੇ ਸੋਝੀ ਮਨਿ ਪਈ 
ਮਿਲਿਆ ਪੁਰਖੁ ਸੁਜਾਣੂ।। ਨਾਨਕ ਡਿਠਾ ਸਦਾ ਨਾਲਿ ਹਰਿ ਅੰਤਰਜਾਮੀ ਜਾਣੁ। ।੪। ।੪।।੭8।। 
ਤਦਹੁੰ ਬਾਬਾ ਰਵਦਾ ਰਹਿਆ ਘਰ ਤੇ। 
80. ਕਰੋੜੀਆ 

'ਤਬ ਬਾਬਾ ਦਰੀਆਉ ਉਪਰ ਬਹਿ ਗਇਆ, ਤਲਵੰਡੀ ਕੇ ਨਜਦੀਕ ਇਕ ਥਾਉਂ ਉਥੇ 
ਬਹੁਤਾ ਗਉਗਾ ਚਲਿਆ। ਜੇ ਕੋਈ ਸੁਨੇ ਸੋ ਸਭ ਆਵੈ। ਲੋਕ ਆਖਣ ਜੋ 'ਕੋਈ ਖੁਦਾਇ ਦਾ 
ਫਕੀਰ ਪੈਦਾ ਹੋਇਆ ਹੈ, ਨਾਨਕ ਨਾਉਂ ਹੈਸੁ, ਅਪਣੇ ਖੁਦਾਇ ਨਾਲ ਰੱਤਾ ਹੈ'। ਲੋਕ ਬਹੁਤ 
ਜੁੜਿਆ, ਮੁਰੀਦ ਭੀ ਹੋਵਨ। ਜੋ ਆਵੈ, ਸੋ ਪਰਚਾ ਜਾਵੈ।। ਜੋ ਬਾਬਾ ਸਲੋਕ ਕਰਦਾ ਥਾ, ਸੋ 
ਪਰਗਟ ਹੋਏ। ਇਹੁ ਸਲੋਕੁ ਕੀਤੇ ਸੇ, ਫਕੀਰ ਕਾਨਿਆ ਨਾਲ ਗਾਉਂਦੇ ਸੇ- 

ਕੂੜ ਨਿਖੁਟੇ ਨਾਨਕਾ ਓੜਕਿ ਸਚ ਰਹੀ। । 

ਤਬ ਨਾਨਕ ਕੇ ਘਰ 'ਏਕੋ ਨਾਮ ਵਖਾਣੀਐ।' ਬਹੁਤ ਉਸਤਤ ਹੋਵਨ ਲਗੀ. ਖਰਾ 

ਬਹੁਤ ਗਉਗਾ ਹੋਇਆ। ਜੇ ਕੋਈ ਹਿੰਦੂ, ਮੁਸਲਮਾਨ, ਜੋਗੀ, ਸੰਨਿਆਸੀ, ਬ੍ਰਹਮਚਾਰੀ, ਤਪੀਏ, 


ਇਹ ਸਾਰੀ ਸਾਖੀ ਹਾ: ਵਾ: ਨੁ: ਵਿਚੋਂ ਪਾਈ ਹੈ. ਵਲੈਤ ਵਾਲੀ ਵਿਚ ਹੈ ਹੀ ਨਹੀਂ। 
“ਉਦਾਸੀ, ਗ੍ਰਿਸਤੀ=ਮੁਰਾਦ ਹੈ ਤਿਆਗੀ ਲੋਕ ਤੇ ਘਰਾਂ ਬਾਰਾਂ ਵਾਲੇ; ਦੋਵੇਂ। 


5।। 58000 9800 5॥10। 0 ੬00੧ ੧3108।5॥0੫6011.60।। 


135 

ਖਨੀਨ, ਉਮਰੇ, ਉਮਰਾਉ, ਕਰੋੜੀਏ ਜਿਮੀਦਾਰ, ਤੂੰਮੀਏ, ਜੋ ਕੇ ਆਵੈ, ਸੋ ਪਰਚਾ ਜਾਵੈ। ਸਭੇ 
ਲੋਕ ਉਸਤਤਿ ਕਰਨ। 

ਤਬ ਜਿਥੈ ਬਾਬਾ ਰਹਿੰਦਾ ਸੀ ਉਸ ਗਿਰਾਉਂ ਪਾਸ ਇਕ ਕਰੋੜੀਆ ਰਹਿੰਦਾ ਸੀ। ਓਨ 
ਕਹਿਆ: ਏਹ ਕਉਣ ਹੈ ? ਜੋ ਪੈਦਾ ਹੋਇਆ ਹੈ, ਸੋ ਸਭ ਇਸਕਾ ਨਾਉ ਲੈਤੇ ਹੈਨ। 
ਹਿੰਦੂ ਤਾਂ ਖਰਾਬ ਕੀਏ ਥੇ, ਪਰ ਮੁਸਲਮਾਨਾਂ ਕਾ ਭੀ ਈਮਾਨ ਖੋਇਆ। ਕਿਆ ਈਮਾਨ 
ਮੁਸਲਮਾਨਾਂ ਕਾ ਜੋ ਹਿੰਦੂ ਉਪਰ ਈਮਾਨ ਕਰਤੇ ਹੈਨ ? ਪਰ ਚਲਹੁ ਅਸੀਂ ਬੰਨ ਲੈ ਆਵਹਿ'। 
ਜਾਂ ਚੜਿਆ ਘੋੜੈ ਉਪਰ, ਤਾਂ ਘੋੜਾ ਫਰਕ ਪਇਆ। ਫਿਰ ਅਗਲੇ ਦਿਨ ਚੜਿਆ, ਤਾਂ 
ਆਂਵਦਾ ਆਂਵਦਾ ਰਾਹਿ ਵਿਚ ਅੰਧਾ ਹੋਇ ਰਫਇਆ, ਸੁਝਸ ਕਿਛ ਨਾਹੀ, ਤਾਂ ਬਹਿ ਗਇਆ। 
ਲੋਕਾਂ ਕਹਿਆ: 'ਜੀ ਅਸੀਂ ਡਰਦੇ ਆਖ ਨਾਹੀਂ ਸਕਦੇ, ਪਰ ਨਾਨਕ ਵਡਾ ਪੀਰ ਹੈ। ਤੁਸੀਂ 
ਉਸਕੀ ਬੰਦਗੀ ਸਿਮਰਣ ਕਰਹੁ'। ਤਾਂ ਕਰੋੜੀਆ ਸਿਫਤ ਲਗਾ ਬਾਬੇ ਨਾਨਕ ਦੀ ਕਰਣ। 
ਅਤੇ ਪਾਸ ਲੋਕ ਭੀ ਲੌਂਗੇ ਬਾਬੇ ਵਲ ਸਿਜਦਾ ਕਰਨ। ਤਾਂ ਕਰੋੜੀਆ ਅਸਵਾਰ ਹੋਇਆ, ਤਾਂ 
ਪੱਟ ਘੋੜੈ ਉਪਰਹੁ ਢਹਿ ਪਇਆ, ਦਿਸੈ ਕੁਛ ਨਾਹੀਂ। ਤਬ ਲੋਕ ਕਹਿਆ: 'ਦੀਵਾਨ ਜੀ ! 
ਤੂੰ ਭੁਲਦਾ ਹੈਂ ਜੋ ਘੋੜੇ ਚੜਦਾ ਹੈਂ, ਨਾਨਕ ਵਡਾ ਪੀਰ ਹੈ, ਤੂੰ ਪਿਆਦਾ ਹੋਇ ਕਰ ਚਲ, 
ਜੇ ਤੂੰ ਬਖਸੀਐ'।ਤਾਂ ਕਰੋੜੀ ਪਿਆਦਾ ਹੋਇ ਚਲਿਆ। ਜਿਥੈ ਬਾਬੇ ਦੀ ਦਰਗਾਹ ਦਿਸ 


ਆਈ, ਤਾਂ ਤਿਥੈ ਖੜਾ ਹੋਇ ਕਰ ਲਗਾ ਸਲਾਮ ਕਰਣ। ਨੇੜੇ ਆਇਆ ਤਾਂ ਇਹੁ ਪੈਰੀ 
ਪਇਆ ਬਾਬੇ ਬਹੁਤ ਖੁਸੀ ਕੀਤੀ। ਬਾਬੇ ਤਿੰਨ ਦਿਨ ਰਖਿਆ, ਬਾਬਾ ਬਹੁਤੁ ਖੁਸੀ ਹੋਆ। 
ਤਾਂ ਕਰੋੜੀ ਅਰਜ ਕੀਤੀ: 'ਬਾਬਾ ਜੀ! ਤੇਰਾ ਹੁਕਮ ਹੋਵੈ, ਤਾਂ ਇਕ ਚਕ ਬਨਾਵਾਂ ਤੇਰੇ 
ਨਾਂਵ ਕਾ. ਕਰਤਾਰ ਪੁਰ ਨਾਉਂ ਰਖੀਐ, ਧਰਮਸਾਲਾ ਪਾਈਐ'। ਤਾਂ ਕਰੋੜੀ ਵਿਦਿਆ ਹੋਇਆ। 
ਬੋਲੋ ਵਾਹਿਗੁਰੂ। 


5।। 58000 9800 5॥10। 0 ੬00੧ ੧3108।5॥0੫6011.60।। 


136 
੪੧. ਭਾਗੀਰਥ, ਮਨਸੁਖ ਤੇ ਸ਼ਿਵਨਾਭ 

ਤਾਂ ਪਿਛਹੁ ਕਾਲੂ ਆਪਣੇ ਆਦਮੀ ਸਭ _ਲੈਕਰ ਬਾਬੇ ਪਾਸ ਆਇਆ। _ਬਾਬਾ 
ਟਿਕਿਆ। ਸੰਗਤ ਸਿਖ ਲੌਂਗੇ ਹੋਂਦੇ ਜਾਣ। ਬਾਬੇ ਉਹ ਭੇਖ ਉਤਾਰਿਆ। ਇਕ ਚਾਦਰ ਤੇੜ 
ਇਕ ਉਪਰ, ਇਕ ਪਟਕਾ ਸਿਰ, ਨਿਰੰਜਨ ਨਿਰੰਕਾਰ ਕਾ ਸਰੂਪ ਧਾਰਿਆ ਜਗਤ ਨਿਸਤਾਰਣ 
ਕੇ ਤਾਈਂ। ਜਗਤ ਵਿਚ ਡੋਰੀ ਉਭਰ ਗਈ, ਜੋ 'ਵਾਹੁ ਵਾਹੁ ! ਨਾਨਕੁ ਜੀ ਵਾਹੁ ਵਾਹੁ ਵੱਡਾ 
ਭਗਤ ਪੇਦਾ ਹੋਆ ਹੈ'। 

ਤਬ ਇਕ ਖੌਤਰੀ ਥਾ. ਖਰਾ ਗਰੀਬ ਯਤੀਮ ਸਾ। ਉਸ ਕੇ ਘਰ ਇਕ ਕੁੜੀ ਸੀ, 
ਘਰਹੁ ਖਰਾ ਆਜਜ ਸੀ: ਸਰ ਕਿਛ ਨਾ ਸੀ ਆਂਵਦਾ। ਉਨ ਬਾਬੈ ਪਾਸਿ ਆਇ ਅਰਦਾਸ 
ਕੀਤੀ: ਅਜੀ ਗਰੀਬ ਨਿਵਾਜ ! ਮੇਰੇ ਤੇ ਸਰ ਕਿਛ ਨਾਂਹੀਂ ਆਂਵਦੀ, ਬੇਟੀ ਕੁਆਰੀ ਹੈ ਕਿਛ 
ਪਰਮੇਸਰ ਕੇ ਨਾਇ _ਅੰਗੀਗਾਰ ਕਰ”, ਖਸਮਾਨਾ_ਹੋਵੈ'। ਤਾਂ ਬਾਬੇ ਹੁਕਮ _ਕੀਤਾ, ਜਿ, 
ਕਿਛੁ ਵਸਤੁ ਤੈਨੂੰ ਚਾਹੀਦੀ ਹੈ, ਸੋ ਤੂੰ ਲਿਖਾਇ ਲੈ ਆਉ, ਅਸੀਂ ਅਣਾਇ ਦੇਹਾਂਗੇ'। ਉਨ 
ਖੌਤ੍ਰੀ ਵੀਵਾਹ ਦੀ ਵਸਤ ਸਭ ਲਿਖ ਆਂਦੀ, ਜਿਤਨੀ ਲੋੜੀਂਦੀ ਸੀ। ਤਾਂ ਬਾਬੇ ਹੁਕਮ ਕੀਤਾ: 
“ਭਾਗੀਰਥ _! ਆਣ ਦਿਨੋਂ। _ਭਾਈ _ਭਾਗੀਰਥਾ, ਤੂੰ ਲਾਹੌਰ ਜਾਇ, _ ਜਿਤਨੀਆਂ 
ਵਸਤੂ ਲੋੜੀਂਦੀਆਂ ਹੈਨ ਅਤੇ ਲਿਖੀਆਂ ਹੈਨ, ਸੋ ਸਭਿ ਲੈ ਕੇ ਤੁਧੁ ਆਵਣੀਆਂ। ਜੋ ਭਲਕੇ 
ਰਹਿਓਂ ਤਾਂ ਜਨਮ ਵਿਗੜੀਗਾ'। ਉਹ ਭੈਮਾਨ ਹੋਕਰ ਉਠ ਦਉੜਿਆ, ਲਾਹੌਰ ਆਇਆ। 
ਇਕ ਸ਼ਾਹ ਬਾਣੀਏ ਨੂੰ 


ਉਹ ਸਾਖੀ ਬੀ ਸਾਰੀ ਹਾਫ਼ਜ਼ਾਬਾਦ ਵਾਲੇ ਨੁਸਖੇ ਵਿਚੋਂ ਪਾਈ ਹੈ, ਵਲੈਤ ਪਹੁੰਚੀ ਸਾਖੀ ਵਿਚ ਹੈ ਨਹੀਂ। 
"ਜਿਸ ਤਰ੍ਹਾਂ ਅੱਜ ਕਲ ਕਹੀਦਾ ਹੈਅੰਗ ਪਾਲ; ਉਹ ਮੁਰਾਦ ਹੈ ਕਿ ਮੇਰੀ ਗਰੀਬੀ ਤੌਂਕ ਕੇ ਆਪਣੀ ਮਿਹਰ ਦਾ ਅੰਗ 
ਪਾਲ। ਭਾਵ ਕੁਛ ਦਾਜ ਦੇਣ ਵਾਸਤੇ ਦਿਓ। 


5।। 58000 9800 5॥10। 0 ੬00੧ ੧3108।5॥0੫6011.60।। 


137 
ਮਿਲਿਆ, ਆਖਿਓਸੁ: 'ਮੇਨੂੰ ਇਤਨੀਆਂ ਵਸਤੂ ਲੋੜੀਦੀਆਂ ਹੈਨ, ਮੇਨੂੰ ਆਣ ਦੇਹਿ'। ਤਬ 
ਉਨ ਬਾਣੀਏ ਕਹਿਆ: 'ਅੱਜ ਰਹੁ, ਭਲਕੇ ਨੂੰ ਸਭੇ ਵਸਤੂ ਹੋਇ ਆਵਣਗੀਆਂ'। ਤਾਂ 
ਭਗੀਰਥ ਆਖਿਆ: 'ਮੇਂ ਜਾਣਾ ਹੈ, ਰਹਿੰਦਾ ਨਾਹੀ'। ਤਾਂ ਉਨ ਬਾਣੀਏ ਆਖਿਆ: 'ਜੋ 
ਵਸਤੂ ਸਭ ਹੋਵਣਗੀਆਂ, ਪਰ ਇਕ ਚੂੜਾ ਨਾ ਹੋਸੀਆ, ਚੂੜੇ ਚੀਰੀਦੇ ਰੰਗੀਦੇ ਰਾਤ ਪਵੇਗੀ। 
ਅਜ ਤੂੰ ਰਹੁ ਭਾਗੀਰਥਾ ! ਭਗੀਰਥ ਆਖਿਆ: 'ਮੈਂ ਤ੍ਰਈਕਾਲ ਰਹਾਂ ਨਾਹੀਂ । ਬਾਣੀਏ 
ਆਖਿਆ: 'ਅੱਜ ਰਹੇ ਬਾਝ ਕੰਮ ਹੋਂਦਾ ਨਹੀਂ'। ਤਬ ਉਨ ਬਾਣੀਏ ਆਖਿਆ: 'ਤੂੰ ਸਾਮ ਸਾਮ 
ਰਹੁ ਜੇ ਕੰਮ ਚੂੜੇ ਦਾ ਤੋਂ ਕਰਣਾ ਹੈ'। ਤਾਂ ਭਗੀਰਥ ਕਹਿਆ: 'ਜੋ ਅਜ ਕੰਮ 
ਨਾਹੀਂ ਸਉਰਦਾ; ਅਤੇ ਹੁਕਮ ਸਿਰ ਨਾ ਜਾਵੇ ਤਾਂ ਮੇਰਾ ਜਨਮ _ਵਿਗੜੇਗਾ'। ਤਾਂ ਉਨ 
ਬਾਣੀਏ ਆਖਿਆ: 'ਭਾਈ ਕਿਸੀ ਕਾ ਸਾਹਿਬ ਹੋਂਦਾ ਹੈ ਕਰੜਾ ਤਾਂ ਉਹ ਚਾਕਰ ਕਹਿੰਦਾ ਹੈ, 
ਜੋ-ਮੇਰਾ ਸਾਹਿਬ ਥਿਝੇਗਾ, ਮੇਰਾ ਵਜਹੁ ਕਟੈਗਾ=ਤੂੰ ਜੋ ਕਹਿੰਦਾ ਹੈਂ, -ਜੋ ਹੁਕਮ ਸਿਰ ਨਾ 
ਜਾਵੈਂਗਾ ਤਾਂ ਮੇਰਾ ਜਨਮ ਵਿਗੜੇਗਾ-, ਸੋ_ਤੇਰਾ ਸਾਹਿਬ ਕੈਸਾ ਹੈ, ਜਿਸ ਕੇ ਕੋਪ ਤੇ ਤੇਰਾ 
ਜਨਮ ਵਿਗੜੇਗਾ ?' ਤਾਂ ਭਗੀਰਥ ਕਹਿਆ: 'ਮੇਰਾ ਸਾਹਿਬ ਗੁਰੂ ਹੈ। ਜੇ ਹਉਂ ਉਸ ਦੇ 
ਹੁਕਮ ਸਿਰ ਨਾ ਜਾਵਾਂ ਤਾਂ ਮੇਰਾ ਜਨਮ ਵਿਗੜੈ'। ਤਾਂ ਉਨ ਬਾਣੀਏ ਕਹਿਆ: “ਭਾਈ ਅੱਜ 
ਕਲੀ ਕਾਲ ਕੇ ਗੁਰੂ ਕਿਆ ਹੈਨ, ਜਿਨਕੇ ਕਹੇ ਤੇਰਾ ਜਨਮ ਵਿਗੜੇ ?' ਤਾਂ ਭਾਗੀਰਥ 
ਆਖਿਆ, 'ਜੋ ਮੇਰਾ ਸਾਹਿਬ ਗੁਰੂ ਮਹਾਂ ਪੁਰਖ ਹੈ'। ਤਾਂ ਉਨ ਬਾਣੀਏ ਕਹਿਆ ਜੋ 'ਰੇ ਘਰ 
ਬੂਡੇ ! ਕਲੀਕਾਲ ਮਹਿ ਮਹਾਂ ਪੁਰਖ ਕਹਾਂ ਹੈ ? ਤਬ ਆਖਿਆ: 'ਨਾਂ ਜੀ, ਮੇਰਾ ਗੁਰੂ ਮਹਾਂ 
ਪੁਰਖ ਪੂਰਨ ਹੈ, ਮਹਾਂ ਪੁਰਖ ਹੈ, ਨਿਰੰਜਨ ਰੂਪ ਹੈ' ਤਬ ਉਨ ਬਾਣੀਏ ਕਹਿਆ: 'ਚਲ 
ਹਉ ਤੇਰੇ ਸਾਥ ਚਲਦਾ ਹਾਂ। ਇਕ ਚੂੜਾ ਹੈ ਮੇਰੇ ਘਰ ਰੰਗਿਆ ਹੋਆ, ਤੂੰ ਆਪਣੇ ਪਾਸ 


ਗ੍ਰਹ ਬੰਧ ਰੱਖ। ਹਉ ਤੇਰਾ ਗੁਰੂ ਮਹਾਂ ਪੁਰਖ 


5।। 58000 9800 5॥10। 0 ੬00੧ ੧3108।5॥0੫6011.60।। 


138 

ਹੋਇਗਾ, ਤਾਂ ਤੇਰਾ ਭੀ ਗੁਰੂ ਅਤੇ ਮੇਰਾ ਭੀ ਗੁਰੂ, ਅਰ ਜੇ ਮਹਾਂ ਪੁਰਖ ਨਾ ਹੋਆ, ਤਾਂ 
ਵਸਤੂ ਦੇਵਾਂਗਾ ਅਰ ਮੁੱਲ ਲੇਵਾਂਗਾ ?' 

ਤਾ ਭਾਗੀਰਥ ਅਰ ਬਾਣੀਆਂ ਦੋਨੋਂ ਚਲੇ, ਗੁਰੂ ਬਾਬੇ ਕੋਲ ਆਏ। ਤਾਂ ਬਾਬੇ ਅਰੋਂ 
ਕਹਿਆ : 'ਭਾਗੀਰਥਾ ! ਜਿੱਧਰ ਜਾਹਿੰ, ਤਿੱਧਰ ਬਹਿ ਰਹੇਂ, ਜਬਾਬ ਨਾਲ ਲੈ ਆਵਹਿਂ'। ਅਜੇ 
ਉਹ ਆਂਵਦੇ ਸੇ ਰਾਹਿ ਵਿਚ, ਉਨ ਵਾਕ ਸੁਣ ਪਾਇਆ ਤਾਂ ਉਸ ਬਾਣੀਏ ਕੇ ਕਪਾਟ ਖੁਲ੍ਹ 
ਗਏ, ਜੋ ਏਹ ਮਹਾਂ ਪੁਰਖ ਅੰਤਰਯਾਮੀ ਹੈ। ਆਇ ਪੈਰੀਂ ਪਏ। ਤਬ ਉਸ ਬਾਣੀਏ ਕੀ 
ਨਿਸਾ ਭਈ ਦਰਸ਼ਨ ਦੇਖਣੇ ਨਾਲ, ਪੇਰੀ ਪਉਂਦੋ ਨਿਹਾਲ ਹੋਇ ਗਇਆ। ਤੀਨ ਬਰਸ ਬਾਬੇ 
ਕੋਲ ਰਹਿਆ, ਫੇਰ ਬਾਬੇ ਵਿਦਿਆ ਕੀਤਾ। ਗੁਰੂ ਬਾਬੇ ਦੀ ਬਾਣੀ ਬਹੁਤ ਸਿਖੀਆਸੁ, ਪੋਥੀਆਂ 
ਸਿਖ ਲੀਤੀਓਸੁ।। ਗੁਰੂ ਪਾਸਹੂ ਵਿਦਿਆ ਹੋਆ, ਵਿਦਿਆ ਹੋਇ ਘਰਿ ਆਇਆ ਲਹੌਰ 
ਵਿਚ। 
ਓਨ ਵਪਾਰੀ ਸਾਹ ਲੋਕ ਬੁਲਾਏ, ਹੱਟ ਦੀ ਵਸਤੂ ਸਭ ਸਉਂਪੀ, ਆਪ ਸਮੁੰਦਰ ਜਹਾਜ਼ ਕਰ 
ਚਲਿਆ। ਜਹਾ ਰਾਜਾ ਸਿਵਨਾਭਿ ਰਹਿੰਦਾ ਥਾ। ਉਸ ਨਗਰੀ ਜਾਹਿ ਰਹਿਆ। ਵਾਪਾਰ ਲੌਗਾ 
ਕਰਣ. ਵੱਡੀ ਰਾਤ ਤਾਈਂ ਕੀਰਤਨ ਕਰੇ। ਜਿਥੈ ਪਹਿਰ ਰਾਤ ਰਹੈ, ਤਿਥੈ ਉਠ ਕਰ ਠੰਢੇ 
ਪਾਣੀ ਨਾਲ ਨ੍ਹਾਵੇ। ਗੁਰੂ ਬਾਬੇ ਦੀ ਆਗਿਆ ਹੈ: 'ਜੋ ਠੰਢੇ ਪਾਣੀ ਨਾਲ ਨ੍ਹਾਵੈਗਾ ਪਹਿਰ 
ਰਾਤ ਰਹਿੰਦੀ, ਅਤੇ ਗੁਰੂ ਕਾ ਨਾਉਂ ਜਪਹਿੰਗੇ ਉਨ ਕਉ ਪਰਮੇਸ਼ਰ ਕੇ ਦਰ ਅੰਮ੍ਰਿਤ ਪੀਐਗਾ, 
ਅਜੂਨੀ ਸੰਭੂ ਸੰਗ ਸਮਾਵੈਗਾ। ਜਹਾਂ ਗੁਰੂ ਬਾਬੇ ਕਾ ਨਿਵਾਸ ਹੈ, ਤਹਾਂ ਉਹ ਰੌਖੀਂਅਹਿੰਗੇ' 
ਅਰ ਬੇਦ" ਕਹਿਤਾ ਹੈ, ਜੋ ਪਹਿਰ ਰਾਤ ਸਿਉਂ ਨਾਵੈਗਾ ਤਿਸ ਕਉ ਸਵਾ ਮਣ ਸੋਨੇ ਕਾ 
ਪੁੰਨ ਹੋਵੈਗਾ। ਜੋ ਚਉ ਘੜੀਆਂ ਰਾਤ ਨੂੰ ਨਾਵੈਗਾ ਤਿਸਨੂੰ 


ਇਹ ਲਿਖਾਰੀ ਦੀ ਭੁੱਲ ਹੈ, ਪਾਠ ਚਾਹੀਦਾ ਹੈ-'ਲਿਖ ਲੀਤੀਓਸੁ'। 
"ਬੇਦ ਤੋਂ ਲੇਖਕ ਦੀ ਮੁਰਾਦ ਵੇਦ ਨਹੀਂ, ਪਰ ਕੋਈ ਹੋਰ ਸ਼ਾਸਤ੍ਰ। 


5।। 58000 9800 5॥10। 0 ੬00੧ ੧3108।5॥0੫6011.60।। 


[ਇੰ 

ਸਵਾ ਮਣ ਪਾਨੀ ਕਾ ਪੁੰਨ ਹੋਵੈਗਾ। ਜੇ ਦਿਨ ਚੜੇ ਨਾਵੈਗਾ, ਤਿਸ ਨੂੰ ਪੁੰਨ ਨ ਪਾਪ'। ਏਹ 
ਤਾਂ ਬੇਦ ਕਹਿਤਾ ਹੈ, ਅਰ ਬਾਬੇ ਦੀ ਆਗਿਆ ਹੈ 'ਜੋ ਮੇਰਾ ਸਿਖ ਪ੍ਰਾਤਕਾਲ ਨਾਵੈਗਾ, ਸਿਰ 
ਪਾਣੀ ਠੰਢਾ ਪਾਵੈਗਾ, ਤਿਸਕੀ ਪਰਮ ਗਤਿ ਹੋਵੇਗੀ। ਜੀਵਦਾ ਭੀ ਮੁਕਤਾ ਅਰੁ ਮੁਆ ਭੀ 
ਮੁਕਤਾ”। 

ਅਰ ਓਹ ਬਾਣੀਆਂ ਪਹਿਰ ਰਾਤ ਰਹਿੰਦੀ ਨਾਵੈ ਪਾਣੀ ਠੰਢੇ ਨਾਲ। ਨਾਇ ਕਰ ਜਪ 
ਪੜੇ, ਅਰ ਪੋਥੀ ਸਬਦ ਪੜਕੇ ਪ੍ਰਾਤਾਕਾਲ ਹੋਂਦੇ ਨੂੰ ਪਰਸਾਦਿ ਜੇਂਵਕੇ ਜਾਇ ਸੰਸਾਰ ਕੀ 
ਪ੍ਰਕ੍ਰਿਤ ਕਰੇ। ਰਾਤੀਂ ਆਵੈ ਤਾਂ ਗੁਰੂ ਕਾ ਸਬਦ ਗਾਵੈ। ਅਰ ਉਸ ਵਲ ਕੇ ਲੋਕ ਦਿਨ ਚੜੇ 
ਇਸਨਾਨ ਕਰਹਿ। ਦੁਆਦਸ ਟਿਕੇ ਚੜਾਵਹਿ, ਅਰ ਆਇਤਵਾਰ, ਅਮਾਵਸ, ਇਕਾਦਸੀ 
ਬਰਤ ਕਰਹਿਂ। ਦੇਹੁਰੇ ਕੀ ਪੂਜਾ ਕਰਹਿੰ, ਠਾਕਰ ਦੁਆਰੇ ਭੀ ਜਾਂਹਿ। ਓਹ ਬਾਣੀਆਂ ਨਾ 
ਵਰਤ, ਨਾ ਪੂਜਾ, ਨਾ ਅਮਾਵਸ, ਨਾ ਆਇਤਵਾਰ ਉਨਕੀ ਕਾਈ ਪ੍ਰਕ੍ਰਿਤ ਨ ਕਰੇ। ਇਸ 
ਵੱਲ ਕੇ ਜੇ ਹਿੰਦੂ ਜਾਂਹਿ, ਤਿਸਕੋ ਓਹ ਭ੍ਰਸਟ ਕਰ ਘੱਤਨ। ਤਬ ਲੋਕਉਂ ਉਸ ਬਾਣੀਏ ਕੀ 
ਚਰਚਾ ਚਲਾਈ। ਤਬ ਚਲੀ ਚਲੀ ਬਾਤ ਰਾਜੇ ਸਿਵਨਾਭਿ ਪਾਸ ਚਲ ਪਈ, ਜੋ 'ਜੀ ਇਕ 
ਜੋ ਬਾਣੀਆ ਹੈ, ਹਿੰਦੂ ਕਹਾਂਵਦਾ ਹੈ, ਅਰ ਕਰਮ ਭ੍ਰਸਟ ਕਰਦਾ ਹੈ'। ਤਬ ਰਾਜੇ ਕਹਿਆ 
ਜੋ 'ਰੇ ਉਸ ਬਾਣੀਏ ਕਉ ਬੁਲਾਇ ਲੇ ਆਵਹੁ, ਮੈਂ ਉਸ ਕਉ ਪੂਛਹੁ। ਜੋ ਰੇ ਉਹ ਕਿਉਂ 
ਐਸੀ ਬਾਤ ਕਰਤਾ ਹੈ ਹਿੰਦੂ ਜਨਮ ਹੋਇਕੈ ?' ਤਬ ਰਾਜੇ ਕੇ ਦੂਤ ਉਸ ਬਾਣੀਏ 
ਕਉ ਬੁਲਾਇ ਲੈ ਆਏ। ਤਬ ਓਹ ਬਾਣੀਆਂ ਰਾਮ ਰਾਮ ਕਰਕੇ ਸਿਰ ਨਿਵਾਇ ਕਰ 
ਨਲੀਏਰ ਦੇ ਮਿਲਿਆ। ਤਬ ਰਾਜੈ ਪੁਛਿਆ, ਜੋ 'ਰੇ ਬਾਣੀਏ ! ਤੂੰ ਹਿੰਦੂ 


"ਉਪਰ ਆ ਚੁਕਾ ਹੈ ਕਿ ਜੋ ਅੰਮ੍ਰਿਤ ਵੇਲੇ ਨ੍ਹਾਕੇ ਨਾਮ ਜਪਹਿੰਗੇ ਉਕੋ ਅੰਮ੍ਰਤ ਪੀਐਗਾ। ਇਥੇ ਬੀ ਉਹ ਨਾਮ ਜਪਣ ਨਾਲ 
ਮੁਰਾਦ ਹੈ। 


5।। 58000 9800 5॥10। 0 ੬00੧ ੧3108।5॥0760011.60।। 


140 

ਜਨਮ ਹੈਂ ਤੂੰ ਬਰਤ ਨੇਮ ਪੂਜਾ ਨਹੀਂ ਕਰਤਾ, ਸੋ ਕਿਉਂ ਨਹੀਂ ਕਰਤਾ ?' 

ਜੋ. 'ਜੀ, ਜਿਸ ਕਾਰਣ ਤੁਮ ਬਰਤ ਨੇਮ ਸੰਜਮ ਕਰਤੇ ਹੋ_ਸੋ_ਵਸਤ ਮੈਂ ਪਾਈ। 
ਕਿਆ ਵਰਤ ਨੇਮ ਕਰਉ ?' 

ਤਬ ਰਾਜੇ ਪੁਛਿਆ: “ਕਉਣ ਵਸਤ ਤੈਂ ਪਾਈ, ਜਿਸ ਤੇ ਤੇਰਾ ਸੰਤੋਖ ਹੂਆ ਹੈ ?' 
ਕਹੇ, 'ਜੀ ਮੈਂ ਮਹਾਂ ਪੁਰਖ ਦਾ ਦਰਸ਼ਨ ਕੀਆ ਹੈ, ਜਿਸ ਕੇ ਦਰਸ਼ਨ ਮੁਕਤਿ ਪਾਈ ਹੈ'। 
ਤਬ ਰਾਜੇ ਕਹਿਆ: 'ਤੇਰੀ ਨਿਸ਼ਾ ਹੋਈ ਹੈ ਉਸਕੇ ਦਰਸ਼ਨ ?' ਤਬ ਬਾਣੀਏ ਕਹਿਆ: 'ਜੀ 
ਪਰਮੇਸਰ ਮਿਲਿਆ, ਤਾਂ ਨਿਸ਼ਾ ਦੀ ਕਿਆ ਚਲੀਹੈ ?' ਤਬ ਰਾਜੇ ਕਹਿਆ : 'ਰੇ ਬਾਣੀਏ ! 
ਕਲਜੁਗ ਮੇਂ ਐਸਾ ਕਉਣੁ ਹੈ ਮਹਾਂ ਪੁਰਖ ਜਿਸਕੇ ਦਰਸ਼ਨ ਮੁਕਤਿ ਪਾਈਐ ?' ਕਹੈ: 'ਜੀ 
ਐਸਾ ਬਾਬਾ ਨਾਨਕ ਹੈ, ਜਿਸਕੇ ਦਰਸ਼ਨ ਮੁਕਤਿ ਪਾਈਤੀ ਹੈ'। ਤਬ ਉਨ ਬਾਣੀਐਂ ਬਾਬੇ 
ਨਾਨਕ ਜੀ ਕੀ ਬਾਣੀ ਪ੍ਰਗਟ ਕਰੀ। ਤਬ ਰਾਜੇ ਸਿਵਨਾਭਿ ਬਾਣੀ ਸੁਣੀ, ਸੁਣਿਕੈ ਤ੍ਰਿਪਤ 
ਹੋਇ ਗਇਆ। ਰੋਮ ਰੋਮ ਮਗਨ ਹੋਇ ਗਇਆ। ਗੁਰੂ ਬਾਬੇ ਦੀ ਬਾਣੀ ਜੋ_ ਸੁਣੀ 
ਰਾਜੇ ਸਮਝੀ। 'ਰੇ ਬਾਣੀਐ ! ਤੂੰ ਮੇਰੇ ਤਾਂਈ ਅਪਨੇ ਨਾਲ ਲੈ ਚਲ ਜਹਾਂ ਗੁਰੂ ਬਾਬਾ 
ਨਾਨਕ ਹੈ, ਮੇਂ ਦਰਸ਼ਨ ਦੇਖਉਂ'। ਤਬ ਉਨ ਬਾਣੀਐ ਕਹਿਆ: 'ਜੀ ਇਉਂ ਤੂੰ ਚਲੈ, ਤਾਂ 
ਕਿਆ ਜਾਪੇ ਤੂੰ ਪਹੁੰਚ ਸਕਹਿਂ ਕਿ ਨਾ ਸਕਹਿਂ ? ਪਰ ਤੂੰ ਜੀਅ ਵਿਚ ਅਰਾਧ, ਤੇਰੇ ਤਾਈਂ 
ਈਹਾਂ ਹੀ ਮਿਲੈਗਾ'। ਤਬ ਰਾਜੇ ਸਿਵਨਾਭਿ ਕਹਿਆ: 'ਜਿਸ ਧਰਤੀ ਗੁਰੂ ਬਾਬਾ ਨਾਨਕ 
ਰਹਿਤਾ ਹੈ, ਸੋ ਧਰਤੀ ਤੂੰ ਕਹੁ'। 

ਕਹੈ : 'ਜੀ ਲਾਹੌਰ ਤੇ ਕੋਸ ਪੰਦਰਾਂ ਕਰਤਾਰ ਪੁਰ ਬੰਨਿਆ ਹੈ, ਪੰਜਾਬ ਕੀ ਧਰਤੀ 
ਮਾਂਹਿ, ਉਹਾਂ ਗੁਰੂ ਬਾਬਾ ਨਾਨਕ ਰਹਿਤਾ ਹੈ। ਸਥਾਨ ਤਲਵੰਡੀ ਰਾਇ ਭੋਇ ਭੌਂਟੀ ਕੀ, 
ਰਾਵੀ ਕੇ ਪਾਰ, 


ਇਹ ਬਾਣੀਏ ਦਾ ਉਤਰ ਹੈ। 


5।। 58000 9800 5॥10। 0 ੬00੧ ੧3108।5॥0੫6011.60।। 


141 

ਨਾਮ _ਸੁਥਾਨ ਰਾਵੀ ਦੇ _ਉਰਾਰ ਕਰਤਾਰ ਪੁਰ ਬੰਨਿਆ ਹੈ, ਉਹਾਂ ਮਹਾਂਪੁਰਖ ਰਹਿਤਾ 
ਹੈ। ਸਭਨੀ ਥਾਈਂ ਹੈ, ਜਹਾਂ ਜਹਾਂ ਅਰਾਧੀਐ। ਤਹਾਂ ਤਹਾਂ ਹਾਜਰ ਹੈ'। ਤਬ ਰਾਜੇ ਕਹਿਆ: 
'ਤਉ ਚਲੋ ਲਾਹੌਰ ਕਉ, ਜੋ ਜਾਇ ਕਰ ਦਰਸਨ ਕਰਉ'। ਤਬ ਬਾਣੀਐ ਕਹਿਆ: ਜੋ_'ਜੀ 
ਮਹਾਂ ਪੁਰਖ ਕਾ ਸੁਭਾਉ ਹੈ, ਚੱਲ ਕੈ ਕੋਈ ਨਾਹੀ ਔਪੜਿਆ'। ਕਹੈ: 'ਜੀ ਤੂੰ ਆਪਣੇ 
ਆਤਮੇ ਅੰਦਰ ਅਰਾਧ, ਗੁਰੂ ਬਾਬਾ ਅੰਤਰਜਾਮੀ ਹੈ, ਤੁਝ ਕਉ ਈਹਾਂ ਹੀ ਮਿਲੈਗਾ'। ਤਬ 
ਰਾਜੇ ਸਿਵਨਾਭਿ ਏਹੁ ਬਾਤ ਮੰਨ ਲੀਤੀ। ਤਬ ਉਹ ਬਾਣੀਆਂ ਵਿਦਾ ਹੋਆ। ਉਨ ਬਾਣੀਐ 
ਚਲਤੀ ਵੇਰੀ ਕਹਿਆ: ਜਿ ਰਾਜਾ ਜੀ ! ਤੂੰ ਧੰਨ ਹੈਂ, ਗੁਰੂ ਬਾਬਾ ਨਾਨਕ ਤੇਨੂੰ ਮਿਲੇਗਾ, ਪਰ 
ਤੂੰ ਲਖ ਸਕਹਿੰਗਾ ਨਾਹੀਂ। ਕਿਆ ਜਾਪੇ ਕਿਤ ਰੂਪ ਤੁਝ ਕਉ ਆਇ ਦਰਸਨ ਦੇਹਿਗਾ ? 
ਜੋਗੀ ਕੇ ਰੂਪ, ਕਿ ਬ੍ਰਾਹਮਣ ਕੇ ਰੂਪ, ਕਿ ਡੰਡਧਾਰੀ ਕੇ ਰੂਪ, ਕਿ ਦਿਗੰਬਰ ਕੇ ਰੂਪ, ਕਿ 
ਖੌਤ੍ਰੀ ਕੇ ਰੂਪ, ਕਿ ਬੈਰਾਗੀ ਕੇ ਰੂਪ, ਕਿ ਸੰਨਿਆਸੀ ਕੇ ਰੂਪ, ਬ੍ਰਹਮਚਾਰੀ ਕੇ ਰੂਪ, ਕਲੰਦਰ 
ਕੇ ਰੂਪ, ਕਿ ਹਿੰਦੂ ਕੇ ਰੂਪ, ਕਿ ਮੁਸਲਮਾਨ ਕੇ ਰੂਪ, ਅਤੇ ਸਭ ਰੂਪ ਉਸਦੇ ਹੈਨ। ਇਉਂ 
ਨਾ ਜਾਣੀਐ ਤੇਰੈ ਤਾਈਂ ਕਿਤ ਰੂਪ ਦਰਸਨ ਦੇਵੈਗਾ। ਓਹ ਅਬਿਨਾਸੀ ਪੁਰਖ ਹੈ। 
ਤੂੰ ਸਮਝਤਾ ਰਹੀਐ'। 

ਤਬ ਓਹ ਬਾਣੀਆਂ ਉਹਾਂ ਤੇ ਜਹਾਜ ਭਰ ਕੇ ਚਲਿਆ। ਰਾਜੇ ਕਉ ਪਿਛੇ ਬਹੁਤ 
ਉਦਾਸੀ ਹੋ ਰਹੀ ਗੁਰੂ ਬਾਬੇ ਕੇ ਦਰਸ਼ਨ ਕੀ। ਸਦਾ ਸਦਾ ਚਿਤਾਵਨੀ ਕਰੇ। ਸੋਵਤੇ, ਬੈਠਤੇ, 
ਉਠਤੇ ਅਠ ਪਹਰ ਗੁਰੂ ਬਾਬੇ ਦੀ ਚਾਹ ਵਿਚ ਰਹੇ। ਅਉਰ ਠਉਰ ਮਨ ਠਹਰਾਵੈ ਨਹੀਂ, 
ਨਿਤਾਪ੍ਰਤਿ ਬਾਬੇ ਹੀ ਕੀ ਚਾਹ ਵਿਚ ਰਹੇ। ਤਬ ਰਾਜੈ ਜੀਅ ਨਾਲ ਕੀਤਾ, ਜੋ-ਕਾਈ ਗਲ 
ਪਿਛੇ ਬਾਬਾ ਨਾਨਕ ਲਖਿਆ ਜਾਵੈ। ਹੋਰਤ ਗੱਲੇ ਨਹੀਂ ਹੱਥ ਆਵਣ ਦਾ, ਇਹ ਗਲ ਹਥ 
ਆਵੇ। ਜੋ _ਭਲੀਆਂ ਸਰੂਪੀਆਂ ਇਸਤ੍ਰੀਆਂ ਬੁਲਾਈਆਂ, ਉਨ ਕਉ ਰਾਜੇ ਕਹਿ ਛਡਿਆ, ਜੋ 
“ਕੋਈ ਚਹੁ ਵਰਨਾਂ ਵਿਚ ਫਕੀਰ 


5।। 58000 9800 5॥10। 0 ੬00੧ ੧3108।5॥0੫6011.60।। 


142 


ਉਦਾਸੀ ਆਵੈ, ਤਿਸਕੀ ਖੂਬ ਸੇਵਾ ਕਰਨੀ, ਅਰ ਉਸਕੋ ਮੋਹ ਲੈ ਜਾਣਾ'। ਮਤਲਬ ਏਹ ਜੋ 
ਗੁਰੂ ਬਾਬਾ ਨਾਨਕ ਮੋਹਿਆ ਨਾ ਜਾਵੈਗਾ-। ਅਬ ਰਾਜੇ ਭਲੀਆਂ ਸਰੂਪੀਆਂ ਚੇਰੀਆਂ ਪੇਦਾ 
ਕੀਤੀਆਂ। ਉਨ ਕਉ ਕਹਿਆ: ਜੋ ਕੋਈ ਆਵੈ, ਤਿਸਕੀ ਸੇਵਾ ਕਰਹੁ। ਕੋਈ ਸੰਨਿਆਸੀ, 
ਬੈਰਾਗੀ ਹੋਵੈ, ਤਿਸਕੀ ਸੇਵਾ ਕਰਹੁ। ਐਸੀ ਸੇਵਾ ਕਰਹੁ ਜਿ ਉਸਕਾ ਧਰਮ ਛੁਟ ਜਾਇ'। 
ਰਾਜੇ ਕੇ ਜੀਅ ਏਹ ਵਰਤੀ-ਜਿ ਕੋਈ ਪੂਰਾ ਹੋਇਗਾ, ਸੋ _ਤਿਕਸਾ ਧਰਮ ਨਾ ਹਰੇਗਾ। ਅਰ 
ਜੋ ਕਲੀ ਕਾਲ ਕਾ ਹੋਇਗਾ ਤਿਸਕਾ ਧਰਮ ਨਾ ਰਹੇਗਾ। ਕਲਿ ਮਹਿ ਪੂਰਾ ਬਾਬਾ ਨਾਨਕ 
ਹੈ ਅਵਰ ਕੋਈ ਨਾਹੀਂ। ਪਾਈਐ ਤਾਂ ਇਸ ਹੀ ਬਾਤ ਪਾਈਐ, ਨਾਤਰ ਹੋਰ ਬਾਤ ਨਹੀਂ 
ਪਾਵਣੇ ਕੀ। ਬਾਬਾ ਨਾਨਕ ਅੰਤਰਜਾਮੀ ਪੂਰਨ ਪੁਰਖ ਹੈ, ਰਾਜੇ ਕੇ ਅਰਾਧਨੇ ਕਰਕੇ ਆਵੈਗਾ। 
ਤਬ ਉਹ ਬਾਣੀਆਂ ਉਹਾਂ ਤੇ ਪੰਜਾਬ ਕੀ ਧਰਤੀ ਜਾਇ ਪਹੁਤਾ। ਬੋਲੋ ਵਾਹਿਗੁਰੂ। 


5।। 58000 9800 5॥10। 0 ੬00੧ ੧3॥108।5॥0੫60118.60।। 


143 
ਦੂਜੀ ਉਦਾਸੀ 
੪੨ ਦੂਜੀ ਉਦਾਸੀ ਦੱਖਣ ਦੀ ਸੈਦੋ, ਸੀਹੋਂ ਤੇ ਵਰੁਣ 
੧ਓੱ ਸਤਿਗੁਰ ਪ੍ਰਸਾਦਿ। । 
ਦੁਤੀਆ ਓਦਾਸੀ ਕੀਤੀ ਦੱਖਣ ਕੀ, ਅਹਾਰੁ ਤਲੀ ਭਰਿ ਰੇਤ ਕੀ ਕਰਹਿ। ਤਦਹੁੰ ਪੈਰੀਂ 
ਖੜਾਵਾਂ ਕਾਠ ਕੀਆ। ਹਥਿ ਆਸਾ। ਸਿਰਿ ਰਸੇ ਪਲੇਟੇ। ਬਾਂਹਾਂ ਜਾਂਘਾਂ ਰਸੇ ਪਲੇਟੇ ਟਿਕਾ 
ਬਿੰਦੁਲੀ ਕਾ। ਤਦਹੁ ਨਾਲਿ ਸੈਦੋ ਜਟੁ ਜਾਤ ਘੇਹੋ _ਥਾ। ਤਦਹੁ ਬਾਬਾ ਧਨਾਸਰੀ” ਦੇਸਿ 
ਜਾਇ ਨਿਕਲਿਆ। ਤਬ ਕੋਈ ਦਿਨ ਉਹਾਂ ਰਹੇ। ਤਬ ਰਾਤਿ ਕੈ ਸਮੇਂ ਸੈਦੋ ਅਤੇ ਸੀਹੋ ਜਾਤ 
ਘੇਹੋ ਦੋਵੈ ਦਰੀਆਇ ਜਾਵਨਿ, ਸੇਵਾ ਕਰਨ ਪਹਿਰ ਰਾਤਿ ਰਹਿੰਦੀ ਨੂੰ ਜਾਵਨਿ। ਅਤੇ ਮਨਿ 
ਵਿਚਿ ਧਰਨਿ ਜੋ ਗੁਰੂ ਖੋਆਜੇ ਤੇ ਪਾਈ ਹੈੱ। ਤਉ ਗੁਰੂ ਉਤੈ ਥਾਇ ਪਾਈ ਹੈ। 
ਇਕ ਸਖੈਂ ਓਨਾਂ ਆਖਿਆ: 'ਜੋ ਅਸੀਂ ਭੀ ਸੇਵਾ ਕਰਾਂ ਤਿਤੁ ਦਰੁ'। ਏਕ ਦਿਨ, ਇਕ 
ਰਾਤਿ ਕਉਂ ਦੇਖਨਿ ਤਾਂ ਇਕੁ ਮਰਦੁ ਚਲਿਆ ਆਂਵਦਾ ਹੈ, ਹਥਿ ਮਛੀ ਹੈਸੁ। 


ਬੋਦੋ ਜਣੁ ਜਾਤ ਘੋਹੋ ਥਾ' ਦੀ ਥਾਂ` ਹਾ: ਵਾ: ਨੂ: ਵਿਚ ਐਉਂ ਹੈ 'ਸੈਦੋਂ ਤੇ ਘੇਹੋ ਜੱਟ ਨਾਲ ਥੇ'। 
੨ 


ਹੋ ਸਕਦਾ ਹੈ ਇਸਦੀ ਮੁਰਾਦ 'ਤਨਾਸਰਮ ਤੋਂ ਹੋਵੇ। 


ਦੌਹਾ: ਵਾ: ਨੁ: ਵਿਚ ਏਥੇ ਪਾਠ ਹੈ 'ਸੈਦੋ ਅਤੇ ਘੇਹੋ ਦੋਵੇਂ ਸੀਹੋ ਦਾ ਨਾਮ ਨਹੀਂ, ਅਗੇ ਜਾ ਕੇ ਸੈਦੋ ਦੀ ਜਾਤ ਘੇਹੋ ਏਸ 
ਨੁਸਖੇ ਵਿਚ ਬੀ ਲਿਖੀ ਹੈ, ਦੇਖੋ ਸਾਖ 8੬ ਦੀ ਅਖੀਰਲੀ ਸਤਰ, ਸੀਹੋਂ ਤੇ ਸੈਦੋ ਦੋਇ ਜਾਤ ਦੇ ਘੇਹੋ ਸਿਧ ਹੂੰਦੇ ਹਨ। 
$ਜੋ ਗੁਰੂ..ਤੋਂ.ਪਾਈ ਹੈ' ਇਹ ਪਾਠ ਹਾ: ਵਾ: ਨੁ: ਵਿਚ ਨਹੀਂ ਹੈ। 


'ਪਠਾਂਤ੍ਰ 'ਸਮੈਂ`। 


5।। 58000 9800 5॥10। 0 ੬00੧ ੧3108।5॥0760011.60।। 


144 
ਤਾਂ ਓਸੁ ਮਰਦ ਪੁਛਿਆ: 'ਤੁਸੀਂ ਕਉਣ ਹਉ ?' ਤਦਹੁੰ ਸੈਦੋ ਅਤੇ ਸੀਹੋ_'ਬੋਲਿਆ: 'ਜੋ 
ਅਸੀਂ ਗੁਰੂ ਨਾਨਕ ਕੇ ਸਿਖ ਹਾਂ'। ਤਬ ਰਾਤਿ ਕੈ ਸਮੇਂ ਉਸ ਮਰਦ ਪੁਛਿਆ; 'ਤੁਸੀਂ ਕਹਾਂ 
ਚਲੇ ਹਉ ?' ਤਬ ਸੈਦੋ ਬੋਲਿਆ ਜੋ_'ਜੀ ਅਸੀਂ ਨਿਤਾਪ੍ਰਤ ਪਹਰੁ ਰਾਤਿ ਨੁ ਖੋਆਜੇ 
ਦੀ ਸੇਵਾ ਕਰਣਿ ਜਾਂਦੇ ਹਾਂ, ਜੋ ਅਸਾਡੇ ਗੁਰੂ ਖੋਆਜੇ ਤੇ ਹੀ ਪਾਇਆ ਹੈ ਤਬ ਸੈਦੋ 
ਪੁਛਿਆ: 'ਜੀ ਤੁਸੀਂ ਕਉਣ ਹਉ ? ਕਿਥੈ ਜਾਵਹੁਗੇ ?' ਤਬ ਓਹੁ ਮਰਦੁ ਬੋਲਿਆ, ਜੋ 'ਮੈਂ 
ਖੋਆਜਾ ਹਾਂ, ਗੁਰੂ ਪਾਸਿ ਜਾਂਦਾ ਹਾਂ, ਨਿਤਪ੍ਰਤਿ ਇਤੁ ਸਮੇ ਜਾਂਦਾ ਹਾਂ ਸੇਵਾ ਕਰਣਿ। 
ਆਜੁ ਮਛਲੀ ਭੇਟਿ ਲੈ ਚਲਿਆ ਹਾਂ।' ਤਦ ਸੈਦੋ ਸੀਹੋਂ ਆਇ ਪੈਰੀ ਪੈਰ ਪਏ, ਆਖਿਓਨੈ: 
'ਜੀ ! ਅਸੀਂ ਆਖਦੇ ਹਾਂ, ਜੋ-ਗੁਰੂ ਤੁਸਾਂ ਤੇ ਪਾਇਆ ਹੈ-ਅਤੇ ਤੁਸੀਂ ਆਖਦੇ ਹਉ ਜੋ-ਅਸੀਂ 
ਨਿਤਾਪ੍ਰਤਿ ਸੇਵਾ ਕਰਣਿ ਜਾਂਦੇ ਹਾਂ, ਅਜੁ ਗੁਰੂ ਜੀ ਕੀ ਭੇਟਿ ਮਛੁਲੀ ਲੈ ਚਲੇ ਹਾਂ-'। 
ਤਦਹੁ ਖੁਆਜੇ ਖਿਦਰਿ ਆਖਿਆ: _'ਏ ਸਾਹਿਬ ਕੇ ਲੋਕੁ ! ਮੇਂ ਪਾਣੀ ਹਾਂ, ਅਤੇ 
ਓਹੁ ਪਉਣੁ ਗੁਰੂ ਹੈ, ਮੈਂ ਕਈ ਵਾਰ ਓਸ ਤੇ ਉਪਜਿਆ ਹਾਂਂਅਰ ਕਈ ਵਾਰ ਉਸ 
ਮਹਿ ਸਮਾਇ ਗਇਆ ਹਾਂ'। ਤਬ ਸੈਦੋ ਅਤੇ ਸੀਹੋ' ਜਾਤਿ ਘੇਹੋ ਦੋਵੈ ਸਿਖ ਆਇ 
ਗੁਰੂ ਪਾਸਿ ਪੇਰੀ ਪਏ। ਤਦਹੂੰ ਗੁਰੂ ਪੁਛਿਆ: 'ਅਜੁ ਤਸੀ ਇਸ ਵਖਤੇ ਕਿਉਂ ਆਏ ? 
ਆਗੇ ਦਿਨਿ ਚੜੇ ਆਵਤੇ' ਤਬ ਸੈਦੋ ਘੇਹੁ ਦੁਹੀਂ ਬੇਨਤੀ ਕਰਿ ਸੁਣਾਈ ਖੁਆਜੇ ਮਿਲੇ ਕੀ। 
ਤਬ ਬਾਬਾ ਬੋਲਿਆ-ਸਲੋਕੁ ਮ: ੨5 ।। 

ਅਠੀ ਪਹਰੀ ਅਠ ਖੰਡ ਨਾਵਾ ਖੰਡੁ ਸਰੀਰੁ।। ਤਿਸੁ ਵਿਚਿ 

ਅਤੈ ਸੀਹ' ਹਾ: ਵਾ: ਨੂ: ਵਿਚ ਨਹੀਂ ਹੈ। 

ਏਥੇ 'ਅਸੀਂ ਭੀ ਖੁਆਜੇ ਪਾਸ ਹੀ ਜਾਂਦੇ ਹਾਂ'। ਪਾਠ ਹਾ: ਵਾ: ਨੁ: ਵਿਚ ਵਾਧੂ ਹੈ। 


੧ਸੀਹੇ` ਦੀ ਥਾਂ ਹਾ: ਵਾ: ਨੁਸਖੇ ਵਿਚ 'ਘੇਹੋ' ਹੈ। 
ਇਹ ਸਲੋਕ ਦੂਸਰੇ ਪਾਤਸ਼ਾਹ ਜੀ ਦਾ ਹੈ। ਲਿਖਾਰੀ ਦੀ ਭੁੱਲ ਹੈ। 


5।। 58000 9800 5॥10। 0 ੬00੧ ੧3108।5॥0੫6011.60।। 


145 

ਨਉਨਿਧਿ ਨਾਮੁ ਏਕੁ ਭਾਲਹਿ ਗੁਣੀ ਗਹੀਰੁ।। _ਕਰਮਵੰਤੀ ਸਾਲਾਹਿਆ ਨਾਨਕ ਕਰਿ 
ਗੁਰੁ ਪੀਰੁ।। ਚਉਥੈ ਪਹਰਿ ਸਬਾਹ ਕੈ ਸੁਰਤਿਆ _ ਉਪਜੈ _ਚਾਉ।। ਤਿਨਾ _ਦਰੀਆਵਾ 
ਸਿਉ ਦੋਸਤੀ ਮਨਿਮੁਖਿ ਸਚਾ ਨਾਉ।। ਓਥੇ ਅੰਮ੍ਰਿਤੁ ਵੰਡੀਐ ਕਰਮੀ ਹੋਇ ਪਸਾਉ।। ਕੰਚਨ 
ਕਾਇਆ ਕਸੀਐ ਵੰਨੀ ਚੜੇ ਚੜਾਉ।। ਜੇ ਹੋਵੇ ਨਦਰਿ ਸਰਾਫ ਕੀ ਬਹੁੜਿ ਨ ਪਾਈ 
ਤਾਉ।। ਸਤੀ ਪਹਰੀ ਸਤੁ ਭਲਾ ਬਹੀਐ ਪੜਿਆ ਪਾਸਿ।। ਓਥੈ ਪਾਪੁ ਪੁੰਨੁ ਬੀਚਾਰੀਐ ਕੂੜੇ 
ਘਟੈ ਰਾਸਿ।। ਓਥੈ ਖੋਟੈ ਸਟੀਅਹਿ ਖਰੇ _ਕੀਚਹਿ ਸਾਬਾਸਿ।। ਬੋਲਣੁ ਫਾਦਲੂ ਨਾਨਕਾ 
ਦੁਖੁ ਸੁਖੁ ਖਸਮੈ ਪਾਸਿ।।੧।। ਮ:੨'।। ਪਉਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ। । 
ਦਿਨਸੁ ਰਾਤਿ ਦੁਇ ਦਾਈ ਦਾਇਆ ਖੇਲੈ ਸਗਲ ਜਗਤੁ।। ਚੰਗਿਆਈਆ ਬੁਰਿਆਈਆਂ 
ਵਾਚੇ ਧਰਮੁ ਹਦੂਰਿ।। ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰਿ।। ਜਿਨੀ ਨਾਮੁ ਧਿਆਇਆ 
ਰਏ ਮਸਕਤਿ ਘਾਲਿ।। ਨਾਨਕ ਤੇ ਮੁਖ ਉਜਲੇ ਹੋਰ ਕੇਤੀ ਛੁਟੀ ਨਾਲਿ। ।੨। । 

ਤਬਿ ਗੁਰੂ ਬਾਬਾ ਧਨਾਸਰੀ ਦੇਸਿ ਕੋਈ ਦਿਨ ਰਹਿਆ। ਓਥੈ ਲੋਕ ਨਾਉ ਧਰੀਕ 
ਸਿਖ” ਹੋਏ, ਗੁਰੂ ਗੁਰੂ ਲਗੈ ਜਪਣਿ। 

੪੩. ਅਨਭੀ ਸਰੇਵੜਾ 

ਤਬ ਇਕ ਸਰੇਵੜੇ ਕਾ ਮਟੁ ਥਾ. ਉਸ ਕੀ ਲੋਕੁ ਬਹੁਤ 


ਇਹ ਸਲੋਕ ਜਪੁਜੀ ਦੇ ਅਖੀਰ ਬੀ ਹੈ, ਤੇ ਇਹ ਮਾਝ ਦੀ ਵਾਰ ਵਿਚ ਮ:੨ ਹੇਠ ਹੈ, ਓਥੇ 'ਕੇਤੀ' ਤੋਂ ਪਹਿਲਾਂ 'ਹੋਰ' 
ਪਾਠ ਵੱਧ ਹੈ ਤੇ ਕੁਝ ਥੋੜਾ ਥੋੜਾ ਹੋਰ ਬੀ ਫਰਕ ਹੈ। ਮ:੧ ਦਾ ਇਹੋ ਜੇਹਾ ਸ਼ਲੋਕ ਰਾਗ ਮਾਰੂ ਵਿਚ ਬੀ ਹੈ, ਤਿਸਦਾ ਪਾਠ ਐਉਂ 
ਹੈ-ਪਉਣ ਗੁਰੂ ਪਾਣੀ ਪਿਤਾ ਜਾਤਾ।। ਉਦਰ ਸੰਜੋਗੀ ਧਰਤੀ ਮਾਤਾ।। ਰੈਣਿ ਦਿਨਸੁ ਦੁਇ ਦਾਈ ਦਇਆ ਜਗੁ ਖੇਲੈ ਖੇਲਾਈਹੇ। । 


- 
'ਸਿੱਖ`_ ਪਾਠ ਹਾ: ਵਾ: ਨੂੰ: ਦਾ ਹੈ। 


5।। 58000 9800 5॥10। 0 ੬00੧ ੧3108।5॥0੫6011.60।। 


146 

ਪੂਜਾ ਕਰੈ ਤਬ ਉਸ ਸੁਣਿਆ ਜੋ ਗੁਰੂ ਆਇਆ ਹੈ, ਤਾਂ ਉਹੁ ਆਪਣੇ ਸਿਖ ਮੇਲਿ ਕਰਿ ਲੈ 
ਆਇਆ। ਆਇ ਦਰ ਕੇ ਬਾਹਰਿ ਵਾਰਿ ਵਿਛਾਵਣਿ ਕੀਤੇ _ਬਾਹਰ _ ਬੈਠਾ, 
ਅਰੁ ਗੁਰੂ ਜੋਗੁ ਆਖਿ ਭੇਜਿਓਸੁ, ਜੋ ਬਾਹਰਿ ਆਉ। ਤਬ ਗੁਰੂ ਬਾਬਾ ਬਾਹਰਿ ਆਇਆ। 
ਤਦਹੁ ਅਨਭੀ' ਸਰੇਵੜੈ ਪੁਛਿਆ ਗੁਰੂ ਬਾਬੈ ਜੋਗੁ, 'ਜੋ` ਤੂੰ ਅੰਨੁ ਨਵਾਂ ਪੁਰਾਣਾ ਖਾਵਤਾ ਹੈ, 
ਅਤੇ ਚੰਣਿ ਭੁਨੇ ਖਾਵਤਾ ਹੈ, ਅਤੇ ਪਾਣੀ ਠੰਢਾ ਪੀਵਤਾ ਹੈ ਬਿਨੁ ਛਣਿਆ ਬਨਿ ਝੂਣਿ 
ਝੂਣਿ ਖਾਂਦਾ ਹੈ, ਅਤੇ ਗੁਰੂ ਕਹਾਂਵਦਾ ਹੈ, ਸੋ ਤੈ ਕਿਆ ਗੁਣੁ” ਪਾਇਆ ਹੈ ਜੋ ਨਿਤਾਪ੍ਰਤਿ 
ਜੀਆਂ ਮਾਰਦਾ ਹੈ?' ਤਬ ਗੁਰੂ ਬਾਬਾ ਬੋਲਿਆ ਰਾਗੁ ਮਾਝ ਕੀ ਵਾਰ ਪਉੜੀ-- 

ਸਤਿਗੁਰੁ ਹੋਇ ਦਇਆਲੁ ਤ ਸਰਧਾ ਪੂਰੀਐ।। ਸਤਿਗੁਰੁ ਹੋਇ ਦਇਆਲੁ ਨ ਕਬਹੂੰ 
ਝੁਰੀਐ। । ਸਤਿਗੁਰੁ ਹੋਇ ਦਇਆਲੁ ਤਾ ਦੁਖੁ ਨ ਜਾਣੀਐ।। ਸਤਿਗੁਰੁ ਹੋਇ ਦਇਆਲੁ ਤਾਂ 
ਹਰਿ ਰੰਗੁ ਮਾਣੀਐ।। ਸਤਿਗੁਰੁ ਹੋਇ ਦਇਆਲੁ ਤਾ ਜਮ ਕਾ ਡਰੁ ਕੇਹਾ।। ਸਤਿਗੁਰੁ ਹੋਇ 
ਦਇਆਲੁ ਤਾ ਸਦ ਹੀ ਸੁਖੁ ਦੇਹਾ।। ਸਤਿਗੁਰੁ ਹੋਇ _ਦਿਆਲੁ ਤਾ _ਨਵਨਿਧਿ 
ਪਾਈਐ।। ਸਤਿਗੁਰੁ ਹੋਇ ਦਇਆਲੁ ਤ ਸਚਿ ਸਮਾਈਐ। ।੨੫।। 

ਸਲੋਕੁ ਮ: ੧।। 

ਸਿਰੁ ਖੋਹਾਇ ਪੀਅਹਿ ਮਲਵਾਣੀ ਜੂਠਾ ਮੰਗਿ ਮੰਗਿ ਖਾਹੀ।। ਫੋਲਿ ਫਦੀਹਤਿ ਮੁਹਿ ਲੈਨਿ 
ਭੜਾਸਾ ਪਾਣੀ ਦੇਖਿ ਸਗਾਹੀ।। ਭੇਡਾ ਵਾਗੀ ਸਿਰੁ ਖੋਹਾਇਨਿ ਭਰੀਅਨਿ ਹਥ ਸੁਆਹੀ। । 
ਮਾਉ ਪੀਉ ਕਿਰਤੁ ਗਵਾਇਨਿ ਟਬਰ ਰੋਵਨਿ ਧਾਹੀ।। ਓਨਾ ਪਿੰਡੁ 


"ਚਾ: ਵਾ: ਨੂ: ਵਿਚ 'ਅਨਭੀ' ਦੀ ਥਾਂ 'ਨਾਰਭੀ' ਹੈ। 
'ਅਤੇ ਚੰਣਿ ਭੁਨੇ ਖਾਵਤਾ ਹੈ' ਇਹ ਪਾ: ਹਾ: ਵਾ: ਨ: ਵਿਚ ਨਹੀਂ ਹੈ। 
“ਬਿਨੁ ਛਾਣਿਆ' ਹਾ: ਵਾ: ਨੁਸਖੇ ਵਿਚ ਨਹੀਂ ਹੈ। 


੨ 
੩ 
ਇਥੋਂ ਦੇ ਪਾਠ 'ਗੁਣ' ਦੀ ਥਾਂ ਹਾ: ਵਾ: ਨੁਸਖੇ ਵਿਚ 'ਗਰਾਣਾ' ਹੈ। 


5।। 58000 9800 5॥10। 0 ੬00੧ ੧3108।5॥0੫6011.60।। 


147 

ਨ ਪਤਲਿ ਕਿਰਿਆ ਨ ਦੀਵਾ ਮੁਏ ਕਿਥਾਉ ਪਾਹੀ।। ਅਠਿਸਠਿ ਤੀਰਥ ਦੇਨਿ ਨ ਢੋਈ 
ਬ੍ਰਹਮਣ ਅੰਨੁ ਨ ਖਾਹੀ।। ਸਦਾ ਕੁਚੀਲ ਰਹਹਿ ਦਿਨ ਰਾਤੀ ਮਥੈ ਟਿਕੇ ਨਾਹੀ।। ਝੁੰਡੀ 
ਪਾਇ ਬਹਨਿ ਨਿਤਿ ਮਰਣੈ ਦੜਿ ਦੀਬਾਣਿ ਨ ਜਾਹੀ।। `ਲਕੀ ਕਾਸੇ ਹਥੀ ਫੁਮਣ ਅਰੀ 
ਪਿਛੀ ਜਾਹੀ।। ਨਾ ਓਇ ਜੋਗੀ ਨਾ ਓਇ ਜੰਗਮ ਨਾ ਓਇ ਕਾਜੀ ਮੁੰਲਾਂ।। ਦਯਿ ਵਿਗੋਏ 
ਫਿਰਹਿ ਵਿਗੁਤੇ ਫਿਟਾ ਵਤੈ ਗਲਾ।। ਜੀਆ ਮਾਰਿ ਜੀਵਾਲੇ ਸੋਈ ਅਵਰੁ ਨ ਕੋਈ ਰਖੇ। । 
ਦਾਨਹੁ ਤੇ 'ਇਸਨਾਨਹੁ ਵੰਜੇ `ਭਸੁ ਪਈ ਸਿਰਿ ਖੁਥੈ।। ਪਾਣੀ ਵਿਚਹੁ ਰਤਨ ਉਪੰਨੇ 
ਮੇਰੁ ਕੀਆ ਮਾਧਾਣੀ।। ਅਠਸਠਿ ਤੀਰਥ ਦੇਵੀ ਥਾਪੇ ਪੁਰਬੀ ਲਗੈ ਬਾਣੀ।। ਨਾਇ ਨਿਵਾਜਾ 
ਨਾਤੇ ਪੂਜਾ ਨਾਵਨਿ ਸਦਾ ਸੁਜਾਣੀ।। ਮੁਇਆ ਜੀਵਦਿਆ ਗਤਿ ਹੋਵੈ ਜਾਂ ਸਿਰਿ ਪਾਈਐ 
ਪਾਣੀ।। ਨਾਨਕ ਸਿਰਿ ਖੁਥੇ ਸੈਤਾਨੀ ਏਨਾ ਗਲ ਨ ਭਾਣੀ।। ਵੁਠੈ ਹੋਇਐ ਹੋਇ 
ਬਿਲਾਵਲੁ ਜੀਆ ਜੁਗਤਿ ਸਸਮਾਣੀ। ਵੁਠੈ ਅੰਨੁ ਕਮਾਦੁ ਕਪਾਹਾ ਸਭਸੈ ਪੜਦਾ ਹੋਵੈ। ਵੁਠੈ 
ਘਾਹੁ ਚਰਹਿ ਨਿਤਿ ਸੁਰਹੀ ਸਾਧਨ ਦਹੀ ਵਿਲੋਵੈ।। ਤਿਤੁ ਘਿਇ ਹੋਮ ਜਗ ਸਦ ਪੂਜਾ 
ਪਇਐ ਕਾਰਜੁ ਸੋਹੈ।। ਗੁਰੂ ਸਮੁੰਦ ਨਦੀ ਸਭਿ ਸਿਖੀ ਨਾਤੇ ਜਿਤੁ ਵਡਿਆਈ।। ਨਾਨਕ ਜੇ 
ਸਿਰਖੁਥੇ _ਨਾਵਨਿ ਨਾਹੀ ਤਾ ਸਤਿ ਚਟੇ ਸਿਰਿ ਛਾਈ।।੧।।ਮ:੨। ਅਗੀ ਪਾਲਾ ਕਿ 
ਕਰੇ ਸੂਰਜ ਕੇਹੀ ਰਾਤਿ।। ਚੰਦ ਅਨੇਰਾ ਕਿ ਕਰੇ _ ਪਉਣ ਪਾਣੀ ਕਿਆ ਜਾਤਿ।। ਧਰਤੀ 
ਚੀਜੀ ਕਿ ਕਰੇ ਜਿਸੁ ਵਿਚਿ ਸਭੁ ਕਿਛੁ ਹੋਇ।। ਨਾਨਕ ਤਾ ਪਤਿ ਜਾਣੀਐ ਜਾ ਪਤਿ 
ਰਖੈ ਸੋਇ।।੨।। 


ਉਹ ਸਲੋਕ ਮ੨ ਦਾ ਹੈ। ਕਿਸੇ ਲਿਖਾਰੀ ਤੋਂ ਉਤਾਰੇ ਵੇਲੇ ਉਪਰਲੇ ਸਲੋਕ ਦੇ ਨਾਲ ਲਗਦਾ ਇਹ ਸਲੋਕ ਭੀ 
ਲਿਖਿਆ ਗਿਆ ਜਾਪਦਾ ਹੈ। 


5।। 58000 9800 5॥10। 0 ੬00੧ ੧3108।5॥0੫6011.60।। 


1468 

ਜਦ ਗੁਰੂ ਬਾਬੇ ਇਹੁ ਸਲੋਕੁ ਆਖਿਆ, ਤਾਂ ਅਨਭੀ' ਸਰੇਵੜਾ ਆਇ” ਪੈਰੀ ਪਇਆ। । 
ਨਾਉ ਧਾਰੀਕੁ ਸਿਖਾਂ ਹੋਆ। ਗੁਰੂ ਗੁਰੂ ਲਗਾ ਜਪਣਿ। ਤਿਤੁ ਮਹਲਿ ਬਿਸਮਾਦਿ ਵਿਚਿ 
ਧਨਾਸਰੀ ਦੇਸ ਏਹ ਵਾਰੁ ਹੋਈ ਸਾਪੂਰਨ ਮਾਝ ਕੀ, ਤਦਹੁੰ ਸੈਦੋ ਘੇਹੋ ਲਿਖੀ ਸੰਪੂਰਨੁ ਪੜਣੀ। 
ਤਬ ਧਨਾਸਰੀ ਦੇਸਿ ਬਹੁਤੁ ਨਾਉ _ਧਰੀਕ ਸਿਖ ਹੋਏ। ਇਕ ਮੰਜੀ ਉਹਾ ਭੀ ਹੈ। 
ਬੋਲਹੁ ਵਾਹਿਗੁਰੂ। ਤਦਹੁੰ ਬਾਬਾ ਜੀ ਓਥਹੁੰ ਰਵਦੇ ਰਹੇ। 

੪੪. ਕਉਡਾ ਰਾਖਸ਼ 
ਤਦਹੁ ਸਮੁੰਦ ਕੀ ਬਰੇਤੀ ਕੇ ਅਧ ਵਿਚਿ ਭਖੰ ਬਿਲਾਇੰਤਿ ਨਿ ਹੈ। ਊਹਾ ਰਾਕਸ਼ੁ ਆਦਮੀ 
ਭਖਦਾ ਥਾ। ਧਨਾਸਰੀ ਦੇਸ ਕਾ£। ਤਹਾਂ ਬਾਬਾ ਜਾਇ ਪ੍ਰਗਟਿਆ, ਨਾਲਿ ਸੈਦੋ ਸੀਹੋ ਜਾਟ 
ਜਾਤ _ਘੇਹੋ _ਥੇ। ਤਬ _ਰਾਕਸੁ ਆਇਆ। _ਦੇਖਿ ਕਰ _ਕੜਾਹਾ ਤਪਾਇਆ। _ਤਬ ਬਾਬੇ 
ਜੋਗੁ _ਪਕੜਿ _ਲੈ ਗਇਆ ਦੇਖਿ ਕਰਿ _ਹਸਿਆਂ। _ਤਬ _ਸੈਦੋ ਅਤੇ _ਸੀਹੋ ਲਗੇ 
ਬੈਰਾਗੁ ਕਰਣਿ। । 


'ਅਨਭੀ ਦੀ ਥਾਂ ਹਾ: ਵਾ: ਨੁ: ਵਿਚ ਪਾਠ 'ਆਇਕੈ' ਹੈ ਗਾਲਬਨ, 'ਅਨਭੀ' ਯਾ 'ਨਾਰਭੀ' ਸਰੇਵੜੇ ਦਾ ਨਾਮ ਹੈ। 
'ਆਇ' ਹਾ: ਵਾ: ਨੁ: ਵਿਚ ਨਹੀਂ ਹੈ। 

'ਸਿੱਖ ਪਾਠ ਹਾ: ਵਾ: ਨੂ: ਦਾ ਹੈ। 

“ਭਖ' ਪਾਠ ਹਾ: ਵਾ: ਨੂ: ਵਿਚ ਨਹੀਂ ਹੈ। 

'ਨਿ' ਪਾਠ ਹਾ: ਵਾ: ਨੂ: ਵਿਚ ਨਹੀਂ ਹੈ। 

'ਕਾ` ਦੀ ਥਾਂ ਹਾ: ਵਾ: ਨੂੰ: ਵਿਚ 'ਤੇ ਚੱਲੇ' ਹੈ। 

ਹਾ: ਵਾ: ਨੂ: ਵਿਚ ਐਉਂ ਪਾਠ ਹੈ: “ਨਾਲ਼ ਸੈਦੋ ਅਤੇ ਘੇਹੋ ਅਤੇ ਸੀਹੋ ਜਟ ਥੇ'। 

(ਦੇਖਿ ਕਰਿ ਹਸਿਆ` ਪਾਠ ਹਾ: ਵਾ: ਨੁਸਖੇ ਵਿਚ ਨਹੀਂ ਹੈ। 


ਹਾ: ਵਾ: ਨੁਸਖੇ ਵਿਚ ਏਥੇ ਮਰਦਾਨਾ ਬੀ ਨਾਲ ਲਿਖਿਆ ਹੈ, ਪਾਠ ਐਉਂ ਹੈ'- 'ਸੈਦੋ ਅਤੇ ਘੇਹੋ ਅਤੇ ਮਰਦਾਨਾ ਲਗੇ 


ਬੈਰਾਗ ਕਰਨ' । 


੧ 
੨ 
੩ 
੪ 
੫ 
੬ 
। 


5।। 58000 9800 5॥10। 0 ੬00੧ ੧3108।5॥0760011.60।। 


149 

ਆਖਿਓਨੇ ਜੋ_'ਅਸਾਡੇ ਜੀਅੜੇ ਭੀ ਕੜਾਹੇ ਵਿਚਿ ਤਲੀਅਨਿਰੀ'।' ਤਬ ਬਾਬਾ ਤਪਤੇ ਕੜਾਹੇ 
ਵਿਚਿ ਜਾਇ ਬੈਠਾ। ਤਦਹੁ ਬਿਸਮਾਦ ਕੈ ਘਰਿ ਆਇਆ: ਤਿਤੁ ਮਹਲਿ ਸਬਦੁ ਹੋਆ ਰਾਗ 
ਮਾਰੂ ਵਿਚ ਮ:੧- 
ਫੂਟੋ ਆਂਡਾ ਭਰਮ ਕਾ ਮਨਹਿ ਭਇਓ ਪਰਗਾਸੁ।। ਕਾਟੀ ਬੇਰੀ ਪਗਹ ਤੇ ਗੁਰਿ ਕੀਨੀ ਬੰਦਿ 
ਖਲਾਸੁ।।੧।। ਆਵਣ ਜਾਣੂ _ਰਹਿਓ।। _ਤਪਤ _ਕੜਾਹਾ ਬੁਝਿ ਗਇਆ ਗੁਰਿ ਸੀਤਲ 
ਨਾਮੁ ਦੀਓ।।੧।। ਰਹਾਉ।। ਜਬ ਤੇ ਸਾਧੂ ਸੰਗੁ ਭਇਆ ਤਉ ਫ਼ੋਡਿ ਗਏ ਨਿਗਹਾਰ। । 
ਜਿਸਕੀ ਅਟਕ ਤਿਸਤੇ ਛੁਟੀ ਤਉ ਕਹਾ ਕਰੈ ਕੋਟਵਾਰ।।੨।। ਚੂਕਾ ਭਾਰਾ ਕਰਮ ਕਾ ਹੋਏ 
ਨਿਹਕਰਮਾ। । ਸਾਗਰ ਤੇ ਕੰਢੇ ਚੜੇ ਗੁਰਿ ਕੀਨੇ 
ਧਰਮਾ।।੩।। ਸਚੁ ਥਾਨੁ ਸਚੁ ਬੈਠਕਾ ਸਚੁ ਸੁਆਉ ਬਣਾਇਆ। ਸਚੁ ਪੂੰਜੀ ਸਚੁ ਵਖਰੋ 
ਨਾਨਕ ਘਰਿ ਪਾਇਆ। ।੪।।੫।।੧੪।। 

ਤਦਹੁ ਭੁਖ ਵੇਲਗਾਈ। ਰਾਕਸੁ _ਕਾੜਾ” ਤਪਤਿ ਰਹਿਆ, ਕੜਾਹਾ ਤਪੋ ਨਾਹੀ ਸੀਤਲ 
ਹੋਇ ਗਇਆ। ਤਬ ਆਇ ਪੈਰੀਂ ਪਇਆ, ਤਾਂ ਆਥਿਓਸੁ: 'ਜੀ ਮੇਰੀ ਮੁਕਤਿ ਕਰੁ'। 
ਤਬ ਸੀਹੋਂ ਪਾਹੁਲ ਦਿਤੀ। ਨਾਉ _ਧਰੀਕੁ ਸਿਖ ਹੋਆ। ਮੁਕਤਿ ਕਉ ਚਲਿਆ, ਮੁਕਤਿ 
ਭਇਆ। ਬੋਲਹੁ ਵਾਹਿਗੁਰੂ। 


`'ਤਲੀਅਨਗੈ' ਦੀ ਥਾਂ ਹਾ: ਵਾ: ਨੁ: ਵਿਚ ਪਾਠ ਹੈ: 'ਵਿਣਾਹੈ' =ਮਤਲਬ ਹੈ ਕਿ ਨਾਸ਼ ਕਰੇਗਾ। 

“ਇਹ ਸ਼ਬਦ ਪੰਚਮ ਪਾਤਸ਼ਾਹ ਜੀਦਾ ਹੈ. ਮ੧ ਲਿਖਣਾ ਲਿਖਾਰੀ ਦੀ ਭੁੱਲ ਹੈ। 

੧ੰਭਾਵ ਹੈ 'ਕੜਾਹਾ'। 

ਦੰਤਦਹੁ ਭੁੱਖ ਵੇਲਗਾਈ..ਤੋਂ.ਤਪਤ ਰਹਿਆ' ਦੀ ਥਾਂ ਹਾ: ਵਾ: ਨੂ: ਵਿਚ ਐਉਂ ਹੈ- 'ਤਬ ਰਾਕਸ਼ ਦੀ ਭੁੱਖ ਬਿਲਾਇ 


੫ 
'ਸਿਖ` ਪਾਠ ਹਾ: ਵਾ: ਨੁ: ਦਾ ਹੈ। 


5।। 58000 9800 5॥10। 0 ੬00੧ ੧3108।5॥0760011.60।। 


150 
੪੫. ਮਖ਼ਦੂਮ ਬਹਾਵਦੀ 
(ਗੁਰਮੁਖਾਂ ਵਾਲੀ ਸਾਖੀ) 
ਤਦਹੁੰ ਬਾਬਾ _ਰਵਦਾ _ਰਹਿਆ, ਸਮੁੰਦ _ਕੀ _ਬਰੇਤੀ ਵਿਚਿ, _ਅਗੈ _ਮਖਦੂਮ 
ਬਹਾਵਦੀ' ਸਮੁੰਦ ਵਿਚਿ ਮੁਸਲੇ ਉਪਰਿ ਪਇਆ _ਖੇਲਦਾ _ਥਾ। _ਤਬ ਗੁਰੂ ਭੀ ਜਾਇ 
ਪ੍ਰਗਟਿਆ। ਤਬ ਮਖਦੂਮ ਬਹਾਵਦੀ ਦੇਖਿ ਕਰਿ ਸਲਾਮੁ ਪਾਇਆ, ਆਖਿਓਸੁ: ਸਲਾਮਾ ਅਲੈਕ 
ਦਰਵੇਸੁ !` ਤਬ ਬਾਬੈ ਜਬਾਬੁ ਦਿਤਾ, ਆਖਿਓਸੁ : 'ਅਲੈਕਮ ਸਲਾਮੁ ਮਖਦੂਮ ਬਬਹਾਵਦੀ 
ਕੁਰੇਸੀ !` ਤਬ ਦਸਤਪੇਸੀ `ਲੇਕਰਿ ਬੈਠਿ ਗਇਆ। _ਤਬ ਮਖਦੂਮ _ਬਹਾਵਦੀ ਆਖਿਆ: 
'ਨਾਨਕ ਦਰਵੇਸ ! ਚਲੁ ਸਮੁੰਦ ਕਾ ਸੈਲੁ ਕਰਿ ਆਵਹਾਂ`। ਤਬ ਬਾਬੈ ਆਖਿਆ: 'ਮਖਦੂਮ 
ਬਹਾਵਦੀ ! ਕਦੇ ਸੈਲੁ ਕਰਦੇ ਨੂ ਕਛੁ ਨਦਰਿ ਭੀ ਆਇਓ ?' ਤਬ ਮਖਦੂਮ ਬਹਾਵਦੀ 
ਆਖਿਆ: ਨਾਨਕ” ! ਇਕ ਦਿਨ ਇਕ ਮੁਨਾਰਾ ਨਦਰਿ ਆਇਆ'। ਤਬ ਬਾਬੇ ਆਖਿਆ: 
'ਜਾਹਿ ਉਸ ਕੀ ਖਬਰਿ ਲੈ ਆਉ'। ਤਬ ਮਖਦੂਮ ਬਹਾਵਦੀ ਆਖਿਆ: 'ਬਚਨ ਹੋਵੈ ਜੀ' 
ਤਬ ਮਖਦੂਮ ਬਹਾਵਦੀ ਮੁਸਲਾ ਸਮੁੰਦ ਵਿਚਿ ਪਾਇਆ, ਖੇਡਦਾ ਖੇਡਦਾ ਜਾਇ ਨਿਕਲਿਆ। 
ਜਾਂ ਦੇਖੇ ਤਾਂ ਇਕ ਮੁਨਾਰਾ ਹੈ। ਤਬ ਮਖਦੂਮ ਬਹਾਵਦੀ ਉਥੈ ਗਇਆ। ਅਗੇ ਜਾਵੈ, ਤਾਂ 
ਬੀਸ ਮਰਦ ਬੈਠੇ ਹਨਿ। ਓਥੈ ਜਾਇ ਸਲਾਮ ਪਾਇਓਸੁ, ਦਸਤਪੰਜਾ ਲੈਕਰਿ ਬੈਠਿ ਗਇਆ। 
ਤਬ ਰਾਤ ਪਈ, ਤਬ ਇਕੀਸ ਭਾਂਡੇ ਖਾਣਿ ਕੇ ਅਰਸ ਤੇ ਉਤਰੇ। ਤਦਹੁ ਖਾਣਾ ਫਕੀਰਾਂ 
ਖਾਧਾ, ਚਾਰੇ 


ਹਾ: ਵਾ: ਨ: ਵਿਚ ਪਾਠ 'ਮਖਤੂੰਮ ਬਹਾਵਦੀ ਹੈ'। 
੨ 

ਪਾਠਾਂਤ੍ਰ ਹੈ: “ਨਾਨਕ ਜੀ'। 
੨ਅਰਸ ਤੇ ਪਾਠ ਹਾ: ਵਾ: ਨੂ: ਵਿਚ ਨਹੀਂ ਹੈ। 


5।। 58000 9800 5॥10। 0 ੬00੧ ੧3108।5॥0੫6011.60।। 


[ਕਿ 

ਪਹਰ ਖੁਦਾਇ ਕੀ ਬੰਦਗੀ ਕਰਦੇ ਰਹੇ। ਜਬ ਦਿਨੁ ਚੜਿਆ ਤਬ ਓਹ ਬੀਸ ਮਰਦ ਚਲਦੇ 
ਰਹੇ। ਤਬ ਮਖਦੂਮ ਬਹਾਵਦੀ ਓਹੁ ਦਿਨ ਭੀ ਓਥੈ ਹੀ ਰਹਿਆ। ਤਬ ਪਹਰ ਦਿਨੁ ਚੜਿਆ, 
ਤਬ ਇਕੁ ਬੋਹਿਥਾ' ਆਇ ਨਿਕਲਿਆ, ਫਿਰਿ ਓਹੁ ਲਗਾ ਡੁਬਣਿ। ਤਬ ਮਖਦੂਮ ਬਹਾਵਦੀ 
ਖੁਦਾਇ ਆਗੈ ਹਥ ਖੜੇ ਕੀਤੇ 'ਜੋ ਇਹ ਬੋਹਿਥਾ ਮੈਂ ਖੜਿਆਂ” ਨਾ ਡੁਬੈ'। ਤਬ ਬੋਹਿਥਾ 
ਡੁਬਣੈ ਤੇ ਰਹਿ ਰਇਆ। ਜਬ ਰਾਤਿ ਪਈ ਤਬ ਓਇ ਮਰਦ ਫਿਰਿ ਆਏ, ਆਇ ਰਾਤ 
ਇਕਠੇ ਰਹੇ। ਤਬ ਅਗਾਸ_ ਤੇ ਖਾਣਾ ਉਤਰੈ ਨਾਹੀ। ਤਬ ਰਾਤਿ ਫਕੀਰ ਖੁਦਾਇ ਦਾ 
ਜ਼ਿਕਹ ਕਰਦੇ ਰਹੇ। ਜਬ ਸੁਬਾਹ ਹੋਈ, ਤਬ ਓਹੁ ਮਰਦ ਫਿਰਿ ਚਲਦੇ ਰਹੇ। ਤਬ ਮਖਦੂਮ 
ਬਹਾਵਦੀ ਓਹੁ ਦਿਨੁ ਭੀ ਉਥੈ ਰਹਿਆ, ਤਬ ਓਹੁ ਮਰਦ ਉਠਿ ਗਏ”। ਜਬ ਦੂਸਰਾ ਦਿਨ 
ਹੋਆ, ਤਬ ਉਹੁ ਮੁਨਾਰਾ ਲਗਾ ਢਹਣਿ। ਤਬ ਮਖਦੂਮ ਬਹਾਵਦੀ ਭੀ ਹਥਾਂ ਜੋੜੇ, ਆਖਿਅਸੁ: 
'ਜੋ ਮੇਂ ਬੈਠਿਆਂ ਮੁਨਾਰਾ ਨਾ ਢਹੈ'। ਤਬ ਮੁਨਾਰਾ ਢਹਣਿ ਤੇ ਰਹਿ ਗਇਆ। ਜਬ ਰਾਤਿ 
ਪਈ, ਤਬ ਭੀ ਓਹੁ ਮਰਦ ਆਏ, ਰਾਤਿ ਇਕਠੇ ਮਿਲਿ ਬੈਠੇ। ਤਬ ਫਿਰਿ ਖਾਣਾ ਅਰਸ ਤੇ 
ਉਤਰੇ ਨਾਹੀ। ਤਦਹੁੰ ਉਨਾ ਯਾਰਾਂ _ ਆਖਿਆ, 'ਜੋ ਕਿਸਿ ਬਦਬਖਤ ਖੁਦਾਇ ਕੇ ਕੀਤੇ ਵਿਚਿ 
ਫੌਰੁੰ ਪਾਇਆ ਹੈ'। ਤਬ ਆਪੋ _ਵਿਚੀ ਲਗੀ ਵਿਚਾਰ ਕਰਣਿ, ਪੁਛਣਿ। ਤਬ _ਮਖਦੂਮ 
ਬਹਾਵਦੀ ਆਖਿਆ, ਜੋ_'ਮੇਂ _ਬੋਹਿਥਾ ਅਤੇ ਮੁਨਾਰਾ ਰਖਿਆ ਹੈ'। ਤਬ ਓਨਾ ਮਰਦਾਂ 
ਪੁਛਿਆ 'ਏ ਦਰਵੇਸ ! ਤੇਰਾ ਨਾਉ ਕਿਆ ਹੈ ?' ਤਬ ਮਖਦੂਮ ਬਹਾਵਦੀ ਆਖਿਆ, ਮੇਰਾ 
ਨਾਉਂ ਮਖਦੂਮ ਬਹਾਵਦੀ ਪੀਰੁ ਹੈ'। ਤਬ ਉਨਾਂ ਮਰਦਾਂ ਆਖਿਆ: 'ਏ ਦਰਵੇਸ ! 


ਹਾ 


'ਮੈਂ ਖੜਿਆ' ਹਾ: ਵਾ: ਨੁ: ਵਿਚ ਨਹੀਂ ਹੈ। 


ਪਾਠਾਂਤ੍ਰ ਹੈਂ 'ਅਰਸ਼ ਤੇ'। 
'ਤਬ ਉਹ ਮਰਦ ਉਠਿ ਗਏ' ਪਾਠ ਹਾ: ਬਾ: ਨੁ: ਵਿਚ ਨਹੀਂ ਹੈ। 


ਪਾਠਾੰਤ੍ਰਮਰਦਾਂ। 


ਪਾਠਾਂਤ੍ਰ-ਫੇਰ 


0 


ਤੀ 06 


03੮ 


5।। 58000 9800 5॥10। 0 ੬00੧ ੧3108।5॥0੫6011.60।। 


152 

ਏਥੇ ਪੀਰਾਂ ਪਾਤਿਸਾਹਾਂ ਕੀ ਠਉੜਿ ਨਾਂਹੀਂ. ਪੀਰ ਪਾਤਿਸਾਹ ਦੁਨੀਆਂ ਵਿਚਿ ਸੋਂਹਦੇ ਹੈਨ, ਅਤੇ 
ਖੁਦਾਇਕੇ ਰਾਹ ਕਾ ਦਰੁ ਨੀਵਾਂ ਹੈ, ਅਤੇ ਪੀਰਾਂ ਪਾਤਸਾਹਾਂ ਕਾ ਸਿਰੁ ਉਚਾ ਹੈ'। ਤਬ 
ਵਿਚਿ ਪਾਇਓਸੁ। ਮੁਸਲੇ ਉਪਰਿ `ਚੜਿ ਬੈਠਾ, ਪਰ ਮੁਸਲਾ ਚਲੇ ਨਾਹੀ, ਚਾਰਿ ਪਹਰ 
ਦਿਨੁ ਦਰੀਆਉ ਵਿਚ ਬੈਠਾ ਰਹਿਆ, ਜਾਂ ਦਿਨੁ ਲਗਾ ਲਹਣਿ, ਤਾਂ ਓਹੁ ਮਰਦ ਭੀ ਆਏ, 
ਤਬ ਦੇਖਨਿ ਤਾਂ ਸਮੁੰਦ ਵਿਚ ਬੈਠਾ ਹੈ ?' ਤਬ ਓਨਾਂ ਮਰਦਾਂ ਪੁਛਿਆ ਜੋ ਏ ਦਰਵੇਸ ਤੂੰ 
ਕਿਉਂ ਬੈਠਾ ਹੈਂ ?' ਤਬ ਮਖਦੂਮ ਬਹਾਵਦੀ ਆਖਿਆ: 'ਜੋ ਮੇਰਾ ਮਸਲਾ ਨਹੀਂ ਚਲਦਾ'। 
ਤਬ ਓਨਾਂ ਸਿਖਾਂ ਆਖਿਆ ਸਤਿਗੁਰੂ ਨਾਨਕ ਨਾਉਂ ਲਿਖ, ਜੋ ਤੇਰਾ ਮੁਸਲਾ ਚਾਲੈ'। 
ਤਬ ਸਤਿਗੁਰੂ ਨਾਨਕੁ ਲਿਖਿਆੰ। ਤਦ ਮਖਦੂਮ ਬਹਾਵਦੀ ਕਾ ਮੁਸਲਾ ਚਲਿਆ। ਤਬ ਬਾਬੇ 
ਪਾਸਿ ਆਇਆ ਸਲਾਮੁ ਕਰਿਕੈ ਬੈਠਿ ਗਇਆ। ਤਬਿ ਬਾਬੇ ਪੁਛਿਆ: 'ਕਿਆ ਡਿਠੋ ਮਖਦੂਮ 
ਬਹਾਵਦੀ ?' ਤਬ ਮਖਦੂਮ ਬਹਾਵਦੀ ਆਖਿਆ: 'ਜੀ ਤੂੰ ਸਭ ਜਾਣਦਾ ਹੈਂ, ਤੇਰਿਆਂ ਦਾਸਾਂ 
ਦਾ ਸਦਕਾ ਤਉ ਤਾਈਂ ਆਇ ਪਹੁੰਚਿਆ ਹਾਂ'। ਤਬ ਬਾਬਾ ਬੋਲਿਆ ਸਲੋਕ:- 

ਮ:੧।। ਸਉ ਉਲ੍ਹਾਮੇ ਦਿਨੈ ਕੇ ਰਾਤੀ ਮਿਲਨਿ ਸਹੰਸ। । 

ਸਿਫਤਿ ਸਲਾਹਣੁ ਛਡਿਕੇ ਕਰੰਗੀ ਲਗਾ ਹੰਸੁ। ।੧।। 

ਤਬ ਬਾਬਾ ਬੋਲਿਆ, ਆਖਿਓਸੁ: 'ਮਖਦੂਮ ਬਹਾਵਦੀ ! 


ਲਿਖ ਦੀ ਥਾਂ ਹਾ: ਬਾ: ਨੂ: ਵਿਚ ਪਾਠ ਹੈ 'ਅਰਾਧ'। 
ਹਾ ਵਾ: ਨੁਸਖੇ ਵਿਚ ਪਾਠ ਹੈ:-ਤਬ ਮਖਦੂਮ ਬਹਾਵਦੀ ਸਤਿਗੁਰ ਨਾਨਕ ਨੂੰ ਅਰਾਧਿਆ'। 
“ਬੇ ਬਾਬਾ..ਤੋਂ.ਓਥੈ ਬਹਨਿ' ਤਕ ਪਾਠ ਹਾ: ਵਾ: ਨ: ਵਿਚ ਨਹੀਂ ਹੈ। 


5।। 58000 9800 5॥10। 0 ੬00੧ ੧3108।5॥0760011.60।। 


153 

ਕਰਮ ਕਰੰਗੁ ਹੈ; ਓਥੈ ਹੰਸਾ ਦਾ ਮਨਾਹੀ ਹੈ, ਜੋ ਓਥੈ ਬਹਨਿ' ਤਦਹੁੰ ਮਖਦੂਮ ਬਹਾਵਦੀ 
ਆਇ ਪੈਰ ਚੁਮੇ। ਤਿਤੁ ਮਹਲਿ ਸਬਦੁ ਹੋਆ ਰਾਗੁ ਸ੍ਰੀ ਰਾਗ ਵਿਚਿ ਮ: ੧।। 

ਮੁਕਾਮ ਕਰਿ ਘਰਿ ਬੈਸਣਾ ਨਿਤ ਚਲਣੈ ਕੀ ਧੋਖ।। ਮੁਕਾਮੁ ਤਾ ਪਰੁ ਜਾਣੀਐ ਜਾ ਰਹੈ 
ਨਿਹਚਲੁ ਲੋਕ।।੧।। ਦੁਨੀਆ ਕੈਸਿ ਮੁਕਾਮੇ।। ਕਰਿ ਸਿਦਕੁ ਕਰਣੀ ਖਰਚੁ ਬਾਧਹੁ ਲਾਗਿ 
ਰਹੁ ਨਾਮੇ।।੧।। ਰਹਾਉ। ਜੋਗੀ ਤ ਆਸਣੁ ਕਰਿ ਬਹੈ ਮੁਲਾ ਬਹੈ ਮੁਕਾਮਿ।। ਪੰਡਿਤ 
ਵਖਾਣਹਿ ਪੋਥੀਆ ਸਿਧ ਬਹਿਹ ਦੇਵ ਸਥਾਨਿ।।੨।। ਸੁਰ ਸਿਧ ਗਣ ਗੰਧਰਬ ਮੁਨਿਜਨ ਸੇਖ 
ਪੀਰ ਸਲਾਰ।। ਦਰਿ ਕੂਚ ਕੂਚਾ ਕਰਿ ਗਏ ਅਵਰੇ ਭਿ ਚਲਣਹਾਰ।।੩।। ਸੁਲਤਾਨ ਖਾਨ 
ਮਲੂਕ ਉਮਰੇ ਗਏ ਕਰਿ ਕਰਿ ਕੂਚੁ।। ਘੜੀ ਮੁਹਤਿ ਕਿ ਚਲਣਾ ਦਿਲ ਸਮਝੁ ਤੂੰ ਭਿ 
ਪਹੂਚੁ। ।੪।। ਸਬਦਾਹ ਮਾਹਿ ਵਖਾਣੀਐ ਵਿਰਲਾ ਤ ਬੂਝੈ ਕੋਇ।। ਨਾਨਕੁ ਵਖਾਣੈ ਬੇਨਤੀ 
ਜਲਿ ਥਲਿ ਮਹੀਅਲਿ ਸੋਇ।।੫।। ਅਲਾਹੁ ਅਲਖੁ ਅਗੰਮ 
ਕਾਦਰੁ ਕਰਣਹਾਰੁ ਕਰੀਮੁ।। ਸਭ ਦੁਨੀ ਆਵਣੇ ਜਾਵਣੀ ਮੁਕਾਮ ਏਕੁ ਰਹੀਮੁ। ।੬। । 
ਮੁਕਾਮੁ ਤਿਸਨੋ ਆਖੀਐ ਜਿਸੁ ਸਿਸਿ ਨ ਹੋਵੀ ਲੇਖੁ।। ਅਸਮਾਨੁ ਧਰਤੀ ਚਲਸੀ ਮੁਕਾਮੁ ਓਹੀ 
ਏਕੁ।।੭।। ਦਿਨ ਰਵਿ ਚਲੈ ਨਿਸਿ ਸਸਿ ਚਲੈ ਤਾਰਿਕਾ ਲਖ ਪਲੋਇ। । ਮੁਕਾਮੁ ਓਹੀ 
ਏਕੁ ਹੈ ਨਾਨਕਾ ਸਚੁ ਬੁਰੋਇ। ।੮। ।੧੭।। 


'ਐਲੂਮ ਹੁੰਦਾ ਹੈ, ਮਮੈ ਦੀ ਥਾਂ ਅਸਲ ਪੋਥੀ ਵਿਚ ਪਾਠ 
ਐਸੀਆਂ ਤੁਕਾਂ ਦੱਸਦੀਆਂ ਹਨ ਕਿ ਵਲੈਤ ਵਾਲੀ ਸਾਖੀ ਬੀ ਕਿਸੇ ਹੋਰ ਹੋਰ ਧੋਬੀ 
ਜੇ 'ਮ ਨਾਹੀ” ਨੂੰ 'ਮਨਾਹੀ' ਪੜ੍ਹੀਏ ਤਾਂ 'ਮਨਾਹੀ' ਇਸਤ੍ਰੀ ਲਿੰਗ ਹੈ ਪਹਿਲੇ 


"ਸੀ। ਉਤਾਰੇ ਕਰਨ ਵਾਲੇ ਤੋਂ 'ਕੰ` ਰਹਿ ਗਿਆ ਹੈ। 
ਦਾ ਉਤਾਰਾ ਹੈ, ਅਸਲ ਕਰਤਾ ਦਾ ਨੁਸਖਾ ਨਹੀਂ ਹੈ। 
'ਦਾ` ਪੁਲਿੰਗ ਪਿਆ ਹੈ। 


5।। 58000 9800 5॥10। 0 ੬00੧ ੧3108।5॥0੫6011.60।। 


154 
ਤਬ ਮਖਦੂਮ ਬਹਾਵਦੀ ਮੁਸਲਾ ਹਥਹੁੰ ਸਟਿ ਪਾਇਆ। ਤਦਹੁੰ ਮਖਦੂਮ ਬਹਾਵਦੀ ਨੂੰ 
ਹੁਕਮ ਹੋਆ: 'ਜੋ ਜਾਹਿ ਤੂ ਪੀਰੁ ਕਰਿ'। ਤਬ ਮਖਦੂਮ ਬਹਾਵਦੀ ਆਖਿਆ: 'ਜੀ ਮੈਂ ਕਿਸ 
ਨੂੰ ਪੀਰ ਕਰਾਂ। ਤਬ ਬਾਬੇ ਬਚਨੁ ਕੀਤਾ: 'ਜਿਸ ਨੂੰ ਸੇਖ ਫਰੀਦ" ਕੀਤਾ ਹੈ'। ਤਬ ਮਖਦੂਮ 
ਬਹਾਵਦੀ ਸਲਾਮੁੰ" ਕੀਤਾ, ਦਸਤ ਪੰਜਾ ਲਿਆ ਬਾਬੇ ਵਿਦਾ ਕੀਤਾ। ਬੋਲਹੁ ਵਾਹਿਗੁਰੁ। 
੪੬. ਸਿੱਧਾ ਨਾਲ ਗੋਸਟਿ 
ਬਾਬਾ ਭੀ ਉਥਹੁੰ ਰਵਦਾ ਰਹਿਆ, ਸਮੁੰਦਰ ਕੇ ਅਧ ਵਿਚਿ ਗਇਆ। ਅਗੇ ਮਛਿੰਦਰ 
ਅਤੇ ਗੋਰਖੁ ਨਾਥ ਬੈਠੇ ਥੇ। ਤਬ ਮਛਿੰਦਰ ਡਿੱਠਾ, ਦੇਖ ਕਰਿ ਆਖਿਉਸੁ: 'ਗੋਰਖਨਾਥ ! ਇਹ 
ਕਉਣੁ ਆਂਵਦਾ ਹੈ ਦਰੀਆਉ ਵਿਚਿ ?' ਤਬ ਗੋਰਖਨਾਥ ਆਖਿਆ: 'ਜੀ ਏਹੁ ਨਾਨਕ ਹੈ'। 
ਤਬ ਬਾਬਾ ਜਾਇ ਪ੍ਰਗਟਿਆ: 'ਆਦੇਸੁ ਆਦੇਸੁ' ਕਰਿਕੇ ਬੈਠਿ ਗਇਆ। _ਤਬ ਮਿਛੰਦ 
ਪੁੱਛਿਆ, _ਆਖਿਉਸੁ: _'ਨਾਨਕ _! ਸੰਸਾਰ _ਸਾਗਰੁ _ਕੇਹਾ ਕੁ _ਡਿਠੋ ? ਕਿਤੁ ਬਿਧਿ 
ਦਰੀਆਉ ਤਰਿਉ ? ਤਬ ਬਾਬਾ ਬੋਲਿਆ, ਸਬਦੁ ਰਾਗ ਰਾਮਕਲੀ ਵਿਚਿ ਮ: ੧।। 
ਜਿਤੁ ਦਰਿ ਵਸਹਿ ਕਵਨੁ ਦਰੁ ਦਹੀਐ ਦਰਾ ਭੀਤਰਿ ਦਰੁ ਕਵਨੁ ਲਹੈ।। ਜਿਸੁ ਦਰ 
ਕਾਰਣਿ ਫਿਰਾ ਉਦਾਸੀ ਸੋ ਦਰੁ ਕੋਈ ਆਇ ਕਹੈ।।੧।। ਕਿਨ ਬਿਧਿ ਸਾਗਰੁ ਤਰੀਐ। । 
ਜੀਵਤਿਆ ਨਹ ਮਰੀਐ।।੧।। ਰਹਾਉ।। ਦੁਖੁ ਦਰਵਾਜਾ ਰੋਹੁ ਰਖਵਾਲਾ ਆਸਾ ਅੰਦੇਸਾ 
ਦੁਇ ਪਟ ਜੜੇ।। ਮਾਇਆ ਜਲੁ ਖਾਈ ਪਾਣੀ 


'ਦੇਥੇ ਬੀ ਮੁਰਾਦ ਫਰੀਦਸਾਨੀ, ਸ਼ੇਖ ਬਿਰਾਹਮ ਤੋਂ ਜਾਪਦੀ ਹੈ. ਜਿਸ ਨੂੰ ਗੁਰੂ ਜੀ ਦੋ _ਵੇਰੀ ਮਿਲ ਕੇ ਉਪਦੇਸ਼ ਕਰ 
ਚੁਕੇ ਸੇ। 
ਯਲਾਮ ਦੀ ਥਾਂ ਹਾਵਾਨੁ ਵਿਚ ਪਾਠ 'ਮਲੂਮ' ਹੈ। 


5।। 58000 9800 5॥10। 0 ੬00੧ ੧3108।5॥0੫6011.60।। 


155 

ਘਰੁ ਬਾਧਿਆ ਸਤ ਕੈ ਆਸਣਿ ਪੁਰਖੁ ਰਹੈ।।੨।। ਕਿੰਤੇ ਨਾਮਾ ਅੰਤੁ ਨ ਜਾਣਿਆਂ 
ਤੁਮ ਸਰਿ ਨਾਹੀ ਅਵਰੁ ਹਰੇ।। ਉਚਾ ਨਹੀ ਕਹਣਾ ਮਨ ਮਹਿ ਰਹਣਾ ਆਪੇ ਜਾਣੈ ਆਪਿ 
ਕਰੇ।।੩।। ਜਬ ਆਸਾ ਅੰਦੇਸਾ ਤਬ ਹੀ ਕਿਉ ਕਰਿ ਏਕੁ ਕਹੈ।। ਆਸਾ ਭੀਤਰਿ ਰਹੈ 
ਨਿਰਾਸਾ ਤਉ ਨਾਨਕ ਏਕੁ _ਮਿਲੈ।।੪।। ਇਨ ਬਿਧਿ ਸਾਗਰੁ _ਤਰੀਐ।। _ਜੀਵਤਿਆ 
ਇਉ ਮਰੀਐ।।੧।। ਰਹਾਉ ਦੂਜਾ।।੩।। 
ਤਿਤੁ ਮਹਲਿ ਸਬਦ ਹੋਆ ਰਾਮਕਲੀ ਵਿਚਿ ਮ:੧।।- 
ਸੁਰਤਿ ਸਬਦੁ ਸਾਖੀ ਮੇਰੀ ਸਿੰਡੀ ਬਾਜੈ ਲੋਕੁ ਸੁਣੇ।। ਪਤੁ ਝੋਲੀ ਮੰਗਣ ਕੇ ਤਾਈ ਭੀਖਿਆ 
ਨਾਮੁ ਪੜੇ।।੧।। ਬਾਬਾ ਗੋਰਖੁ ਜਗੈ।। ਗੋਰਖ ਸੋ ਜਿਨਿ ਗੋਇ ਉਠਾਲੀ ਕਰਤੇ ਬਾਰ ਨ 
ਲਾਗੈ।।੧।। ਰਹਾਉ।। ਪਾਣੀ ਪ੍ਰਾਣੀ ਪਵਣਿ ਬੰਧਿ ਰਾਖੇ ਚੰਦੁ ਸੂਰਜੁ ਮੁਖਿ ਦੀਏ।। ਮਰਣ 
ਜੀਵਣ ਕਉ ਧਰਤੀ ਦੀਨੀ ਏਤੇ ਗੁਣ ਵਿਸਰੇ।।੨।। ਸਿਧ ਸਾਧਿਕ ਅਰੁ ਜੋਗੀ ਜੰਗਮ ਪੀਰ 
ਪੁਰਸ ਬਹੁਤੇਰੇ।। ਜੇ ਤਿਨਾ ਮਿਲਾ ਤ ਕੀਰਤਿ ਆਖਾ ਤਾ ਮਨੁ ਸੇਵ ਕਰੇ।।੩।। 
ਕਾਗਦੁ ਲੂਣ ਰਹੈ ਘ੍ਰਿਤ ਸੰਗੇ ਪਾਣੀ ਕਮਲੁ ਰਹੈ।। ਐਸੇ ਭਗਤ ਮਿਲਹਿ ਜਨ ਨਾਨਕ 
ਤਿਨ ਜਮੁ ਕਿਆ ਕਰੈ। ।੪।।8।। 

ਤਬ ਫੇਰ ਮਛਿੰਦਰ ਬੋਲਿਆ। ਆਥਿਓਸੁ: 'ਨਾਨਕ ! ਜੋਗ ਲੈ. ਜੋ ਡੋਲਣੈ ਤੇ ਰਹੇਂ, 
ਭਵਜਲੁ ਸੁਖਾਲਾ ਤਰਹਿਂ`। ਤਦਹੁ ਗੁਰੂ ਬੋਲਿਆ, ਸਬਦੁ ਰਾਗੁ ਰਾਮਕਲੀ ਵਿਚ ਮ:੧।।:- 
ਸੁਣਿ ਮਾਛਿੰਦ੍ਰਾ ਨਾਨਕੁ ਬੋਲੈ। ਵਸਗਤਿ ਪੰਚ ਕਰੇ ਨਹ ਡੋਲੈ।। ਐਸੀ ਜੁਗਤਿ ਜੋਗ 
ਕਉ ਪਾਲੇ।। ਆਪਿ ਤਰੈ ਸਗਲੈ ਕੁਲ ਤਾਰੇ।।੧।। ਸੋ ਅਉਧੁਤੁ ਐਸੀ ਮਤਿ ਪਾਵੈ। । 
ਅਹਿਨਿਸਿ ਸੁੰਨਿ ਸਮਾਧਿ ਸਮਾਵੈ।।੧।। ਰਹਾਉ।। ਭਿਖਿਆ ਭਾਇ ਭਗਤਿ ਪੈ `ਚਲੈ। । 
ਹੋਵੈ ਸੁ ਤ੍ਰਿਪਤਿ ਸੰਤੋਖਿ ਅਮੁਲੈ। ਧਿਆਨ ਰੂਪਿ ਹੋਇ 


5।। 58000 9800 5॥10। 0 ੬00੧ ੧3108।5॥0੫6011.60।। 


156 

ਆਸਣੁ ਪਾਵੈ। ਸਚਿ ਨਾਮਿ ਤਾੜੀ ਚਿਤੁ ਲਾਵੈ।।੨।। ਨਾਨਕੁ ਬੋਲੈ ਅੰਮ੍ਰਿਤ ਬਾਣੀ।। ਸੁਣਿ 
ਮਾਛਿੰਦ੍ਰਾ ਅਉਧੂ ਨੀਸਾਣੀ।। ਆਸਾ ਮਾਹਿ ਨਿਰਾਸੁ ਵਲਾਏ।। ਨਿਹਚਉ ਨਾਨਕ ਕਰਤੇ 
ਪਾਏ।।੩।। ਪ੍ਰਣਵਤਿ ਨਾਨਕੁ ਅਗਮੁ ਸੁਣਾਏ। ਗੁਰ ਚੇਲੇ ਕੀ ਸੰਧਿ ਮਿਲਾਏ।। ਦੀਖਿਆ 
ਦਾਰੂ ਭੋਜਨੁ ਖਾਇ।। ਛਿਅ ਦਰਸਨ ਕੀ ਸੋਝੀ ਪਾਇ। ।੪।।੫।। 

ਤਬ ਗੋਰਖ ਨਾਥ ਬੇਨਤੀ ਕੀਤੀ: ਆਖਿਓਸੁ: 'ਜੀ ਗੁਰ ਪੀਰੀ” ਤੁਸਾਡੀ ਰਹੁਰਾਸਿ ਹੈ। 
ਆਦਿ ਜੁਗਾਦਿ" ਚਲੀ ਆਈ ਹੈ।' ਤਬ ਬਾਬੇ ਆਖਿਆ, 'ਕਵਨ ਗੁਰੂ ਕਰਹ ਗੋਰਖ ਨਾਥਿ 
?' ਤਬ _ਰੋਰਖਨਾਥਿ ਆਖਿਆ, 'ਜੀਉ ਐਸਾ ਕਉਣੁ ਹੈ ? ਜੋ ਤੁਮਾਰੇ ਮੱਥੈ ਹਥੁ ਰਖੇ। 
ਪਰੁ ਓਹੁ ਈ ਤੁਮਰਾ ਗੁਰੂ, ਜੋ ਤੁਮਾਰੇ ਅੰਗ ਤੈ ਪੈਦਾ ਹੋਵੈ''। ਤਬ ਬਾਬੈ ਆਖਿਆ: 'ਭਲਾ 
ਹੋਵੈ'। ਤਦਹੁ ਬਾਬਾ ਰਵਦਾ ਰਹਿਆ। ਗੋਸਟਿ ਮਛਿੰਦਰ ਨਾਲਿ ਸੰਪੂਰਨ ਹੋਈ। 

ਬਾਣੀ ਸੈਦੋ ਜਟ ਜਾਤ ਘੇਹੋ ਲਿਖੀੰ। ਬੋਲਹੁ ਵਾਹਿਗੁਰੂ। 

੪੭. ਸ਼ਿਵਨਾਭ, ਪ੍ਰਾਣ ਸੰਗਲੀ 
ਤਬ ਸਿੰਘਲਾਦੀਪ ਕੀ ਸੁਰਤਿ ਹੋਈ। ਜਾਇ ਸਮੁੰਦ 


'ਪਾਠਾਂਤ੍ਰ ਹੈ 'ਗੁਰ ਪੀਰ'। 
"ਜੁਗਾਦਿ' ਦੀ ਥਾਂ ਪਠਾਂਤ੍ਰ ਹੈ, “ਉਹ ਸੰਨ'। 
ਗੋਰਖ ਨਾਥ ਨੂੰ ਪਤਾ ਨਹੀਂ ਸੀ_ਕਿ ਗੁਰੂ ਨਾਨਕ ਦੇਵ ਜੀ ਆਪਣੇ ਗੁਰੂ ਦਾ ਪਤਾ ਆਪ ਦੇ ਚੁਕੇ 


ਹਨ- ਅਪਰੰਪਰ 
ਪਾਰਬ੍ਰਹਮ ਪਰਮੇਸਰੁ ਨਾਨਕ ਗੁਰੂ ਮਿਲਿਆ ਸੇਈ ਜੀਉ। 'ਗੋਰਖ ਨਾਥ ਦੀ ਮੁਰਾਦ ਕੇਵਲ ਇਹ ਜਾਪਦੀ ਹੈ ਕਿ ਤੂੰ ਕਿਸੇ ਅੱਗੇ 
ਨਹੀਂ ਝੁਕਣਾ, ਸਿਵਾ ਉਸਦੇ ਕਿ ਜਿਸਨੂੰ ਤੁੰ ਆਪ ਮੁਕੰਮਲ ਕਰੇਂਗਾ, ਜਿਸ ਦਾ ਇਸ਼ਾਰਾ ਗੁਰੁ ਅੰਗਦ ਦੇਵ ਜੀ ਵੱਲ ਹੋ ਸਕਦਾ 


ਕਿਸੇ ਅੱਗੇ ਨਾ ਝੁਕਣ ਬਾਬਤ ਆਪ ਭੀ ਗੁਰੁ ਨਾਨਕ ਦੇਵ ਜੀ ਨੇ ਦੱਸਿਆ ਹੈ: 'ਬੀਜਉ ਸੁਝੇ ਕੋ ਨਹੀ ਬਹੈ 
ਅਰਥਾਤ ਸਿਵਾਏ ਨਾਥਾਂ ਦੇ ਨਾਥ ਵਾਹਿਗੁਰੂ ਦੇ ਮੇਰੇ ਸਾਹਮਣੇ ਦੁਲੀਚਾ ਵਿਛਾ ਕੇ ਬਹਿਣ ਵਾਲਾ ਮੈਨੂੰ ਕੋਈ ਨਹੀਂ ਦਿਸਦਾ। 


₹.ਬਾਣੀ._ਤੋਂ_ਲਿਖੀ' ਹਾ: ਵਾ: ਨੂ: ਵਿਚ ਨਹੀਂ ਹੈ। 


5।। 58000 9800 5॥10। 0 ੬00੧ ੧3108।5॥0760011.60।। 


157 

ਅਸਗਾਹ ਵਿਚਿ ਖੜੇ ਹੋਇ। ਤਬ ਬਾਬੇ ਆਖਿਆ: ਏਹਾ ਅਸਗਾਹ ਸਮੁੰਦਰ ਕਿਉਂ ਕਰਿ 
ਤਰੀਐ, ਲੰਘੀਐ: ਤਦਹੁ ਸਿਖਾਂ ਬੇਨਤੀ ਕੀਤੀ, ਸੇਦੋ ਅਤੇ ਸੀਹੋ ਆਖਿਆ: 'ਜੀ ਤੇਰੇ ਹੁਕਮਿ 
ਨਾਲਿ ਪਹਾੜ ਤਰਨਿ'। ਤਬ ਗੁਰੂ ਬੋਲਿਆ, ਆਖਿਓਸੁ, ਜੇ 'ਏਹ ਸਲੋਕ ਪੜਦੇ ਆਵਹੁ':- 

੧ਓੱ ' ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ 

ਗੁਰਪ੍ਰਸਾਦਿ। । 

ਤਬ ਬਾਬਾ ਬੋਲਿਆ, ਆਖਿਓਸੁ: 'ਜਿਸੁ ਸਿਖ ਦੈ ਮੁਹਿ ਏਹੁ ਸਲੋਕੁ ਹੋਵੇਗਾ, ਅਤੇ 
ਉਹੁ ਪੜਦਾ ਜਾਵੈਗਾ, ਅਤੇ ਓਸਦੈ ਪਿਛੈ ਜਿਤਨੀ ਸੁਣੈਗੀ, ਤਿਤਨੀ ਸਭ ਭਵਜਲੁ ਪਾਰਿ 
ਲੰਘੇਗੀ'। ਤਬ ਸਿਖ ਪੇਰੀ ਪਏ, ਆਖਿਉਨੇ : 'ਜੀ _ਜਿਸਨੂ ਤੁਧੁ ਭਾਵੈ ਤਿਸਨੂ ਪਾਰਿ 
ਉਤਾਰਿ'। ਤਦਹੁ ਪਾਰਿ ਗਏ। ਸਿੰਘਲਾਦੀਪ ਸਿਵਨਾਭਿ ਰਾਜੇ ਕੈ ਗਇਆ। ਰਾਜੇ ਕੇ ਬਾਗ 
ਬਸੇਰਾ ਕੀਆ, ਸਮੁੰਦ ਕੇ ਪਾਰਿ। ਤਬ ਰਾਜੈ ਸਿਉਨਾਭਿ ਕਾ ਨਉਲਖਾ ਬਾਗੁ ਸੁਕਾ ਪਇਆ 
ਥਾ, ਸੋਹਰਿਆ ਹੋਆ। ਫੁਲੁ ਵਾਲੇ ਫੁਲੁ ਪੜਿਆ, ਪਤਾ ਵਾਲੈ ਪਤੁ ਪੜਿਆ, ਫਲ ਵਾਲੇ 
ਫਲੁ ਪੜਿਆ'। ਤਬ ਮਘੋਰ ਬਗਵਾਨ ਦੇਖੈ, ਤਾਂ ਬਾਗ ਬਰਸਾਂ ਕਾ ਸੁਕਾ ਪੜਿਆ ਥਾ. ਸੋ 
ਹਰਿਆ ਹੋਆ ਹੈ। ਤਦਹੁ ਬਹੁਰਿ ਜਾਇ ਖਬਰਿ ਰਾਜੇ ਸਿਵਨਾਭਿ ਪਾਸਿ ਕੀਤੀਆਸੁ, ਆਖਿਉਸ 
'ਜੀ ਬਾਹਰਿ ਆਉ ! ਇਕਸ ਫਕੀਰ ਕੇ ਬੈਠਣਿ ਨਾਲਿ ਬਾਗ ਹਰਿਆ ਹੋਆ ਹੈ'। ਤਬ 
ਰਾਜੈ ਸਿਵਨਾਭਿ ਚੇਰੀਆਂ ਭੇਜੀਆਂ ਪਦਮਣੀਆਂ। ਪਦਮਣੀਆਂ ਆਇ ਨਿਰਤਿ ਲਾਗੀਆਂ ਕਰਣਿ। 
ਅਨੇਕ ਰਾਗ ਰੰਗ ਕੀਤੇ, ਤਬ ਬਾਬਾ ਬੋਲਿਉ ਨਾਹੀਂ ਧਿਆਨ ਵਿਚਿ ਹੀ ਰਹਿਆ। ਤਬ 


'ਪਾਠਾਂਤਰ ਹੈ 'ਫੜਿਆ'। 


5।। 58000 9800 5॥10। 0 ੬00੧ ੧3108।5॥0੫6011.60।। 


158 

ਆਇਕੇ ਲਗਾ ਪੁਂਛਣਿ, ਆਥਿਓਸੁ: 'ਗੁਸਾਈ ਤੇਰਾ ਨਾਮੁ ਕਿਆ ਹੈ ? ਕਵਨ ਜਾਤਿ ਹੈ ? 
ਤੁਮ ਜੋਗੀ ਹਉ ? ਕਿਰਪਾ ਕਰੀਐ, ਤਾਂ ਭੀਤਰਿ ਮਹਲੀ _ਚਲਹੁ'। _ਤਬ _ਬਾਬਾ 
ਬੋਲਿਆ ਸਬਦੁ ਰਾਗ ਮਾਰੂ ਵਿਚਿ ਮ:੧।। 
ਜੋਗੀ ਜੁਗਤਿ ਨਾਮੁ ਨਿਰਮਾਇਲੁ ਤਾਕੇ ਮੇਲੁ ਨ ਰਾਂਤੀ।। ਪ੍ਰੀਤਮ ਨਾਥੁ ਸਦਾ ਸਚੁ ਸੰਗੇ 
ਜਨਮ ਮਰਣ ਗਤਿ ਬੀਤੀ।।੧।। ਗੁਸਾਈ ਤੇਰਾ ਕਹਾ ਨਾਮੁ ਕੈਸੇ ਜਾਤੀ।। ਜਾ ਤਉ ਭੀਤਰਿ 
ਮਹਲਿ ਬੁਲਾਵਹਿ ਪੂਛਉ ਬਾਤ ਨਿਰੰਤੀ।।੧।। ਰਹਾਉ। । 

ਤਬ ਰਾਜੇ ਪੁਛਿਆ: 'ਜੀ ਤੁਮ ਬ੍ਰਹਮਣ ਹਉ ?' ਤਬ ਬਾਬਾ ਪਉੜੀ ਦੂਜੀ ਬੋਲਿਆ: 
ਬ੍ਰਹਮਣੁ ਬ੍ਰਹਮੁ ਫਿਆਨ ਇਸਨਾਨ ਹਰਿ ਗੁਣ ਪੂਜਸ ਪਾਤੀ। । 
ਏਕੋ ਨਾਮੁ ਏਕੁ ਨਰਾਇਣੁ ਤ੍ਰਿਭਵਣ ਏਕਾ ਜੋਤੀ। ।੨।। 
ਤਬ ਰਾਜੈ ਫਿਰਿ ਪੁਛਿਆ: 'ਜੀ ਤੁਮ ਖੌਤ੍ਰੀ ਹਉ ?' ਤਬ ਬਾਬਾ ਤੀਜੀ ਪਉੜੀ ਬੋਲਿਆ:- 
ਜਿਹਬਾ ਡੰਡੀ ਇਹੁ ਘਟੁ ਛਾਬਾ ਤੋਲਉ ਨਾਮੁ ਅਜਾਚੀ।। ਏਕੋ ਹਾਟੁ ਸਾਹੁ ਸਭਨਾ ਸਿਰਿ 
ਇਕ ਵਨਜਾਰੇ ਭਾਤੀ।।੩।।' ਦੋਵੈ ਸਿਰੇ ਸਤਿਗੁਰੂ ਨਿਬੇੜੇ ਸੋ ਬੂਝੇ ਜਿਸੁ ਏਕ ਲਿਵ ਲਾਗੀ 
ਜੀਅਹੁ ਰਹੈ ਨਿਭਰਾਤੀ।। ਸਬਦੁ ਵਸਾਏ ਭਰਮੁ ਚੁਕਾਏ ਸਦਾ ਸੇਵਕੁ ਦਿਨੁ ਰਾਤੀ। ।੪।। 

ਤਬ ਰਾਜੇ ਸਿਭਨਾਭਿ ਪੁਛਿਆ 'ਜੀ ਤੁਮ ਗੋਰਖਨਾਥ ਹਉ ?' ਤਦਹੁ ਬਾਬਾ ਬੋਲਿਆ 
ਪਉੜੀ ਪੰਜਵੀਂ 


ਹਾ: ਵਾ: ਨੁਸਖੇ ਵਿਚ ਏਥੇ ਪਾਠ ਹੈ:- 'ਜੀ ਤੁਮ ਹਿੰਦੂ ਜਾਂ ਮੁਸਲਮਾਨ ਹੋ? ਤਬ ਗੁਰੂ ਬਾਬਾ ਚੌਥੀ ਪਉੜੀ ਬੋਲਿਆ- 


ਇਸ ਤੋਂ ਜਾਪਦਾ ਹੈ ਕਿ ਵਲੈਤ ਵਾਲੀ ਦਾ ਉਤਾਰਾ ਕਰਨ ਵਾਲੇ ਤੋਂ ਇਹ ਪ੍ਰਸ਼ਨ ਰਹਿ ਗਿਆ ਹੈ, ਜੋ ਪ੍ਰਸੰਗ ਚੱਲੇ ਹੋਏ ਦੇ 
ਵਿਚ ਜਰੂਰੀ ਗੱਲ ਹੈਸੀ। 


5।। 58000 9800 5॥10। 0 ੬00੧ ੧3108।5॥0੫6011.60।। 


॥0///.361॥€.0।0/ 0੯੧8।/13੧00%।। 
159 

ਵਾਸੀ।। ਗੁਰ ਬਚਨੀ ਬਾਹਰਿ ਘਰਿ ਏਕੋ ਨਾਨਕੁ ਭਇਆ ਉਦਾਸੀ। ।੫।।੧੧।। 

ਜਬ ਗੁਰੂ ਭੋਗੁ ਪਾਇਆ, ਤਾ ਰਾਜਾ ਆਇ ਪੈਰੀ ਪਇਆ, ਬੇਨਤੀ _ਕੀਤੀਅਸੁ; 
ਆਥਿਓਸੁ 'ਜੀ ਮਿਹਰਿ ਕਰਿਕੈ ਘਰਿ ਚਲਹੁ'। ਤਬ ਬਾਬੇ ਆਖਿਆ ਜੋ 'ਮੈ ਪਿਆਦਾ ਨਾਹੀ 
ਚਲਦਾ'। ਤਦਹੁੰ ਰਾਜੈ ਸਿਵਨਾਭਿ ਆਖਿਆ; ਜੀ ਤੇਰਾ ਦਿਤਾ ਸਭ ਕਿਛੁ ਹੈ. ਹੁਕਮੁ ਹੋਵੈ ਤਾ 
ਘੋੜੇ ਹਾਥੀ ਚੜੀਐ, ਅਤੇ ਜੀ ਤਖਤ ਰਵਾਂ ਚੜੀਐ'। ਤਬ ਗੁਰੁ ਬਾਬੈ ਆਖਿਆ; 'ਜੋ_ਹੋ 
ਰਾਜਾ ! ਅਸੀ ਮਨੁਖ ਕੀ ਅਸਵਾਰੀ ਕਰਦੇ ਹਾਂ।' ਤਬ ਰਾਜੇ ਆਖਿਆ: 'ਜੀ ਮਨੁਖ ਭੀ 
ਬਹੁਤਿ ਹੈਨਿ ਚੜਿ `ਚਲੀਐ'। ਤਬ ਬਾਬੇ ਆਖਿਆ: 'ਹੋ ਰਾਜਾ ! ਉਹੁ ਮਨੁਖ ਹੋਵੈ ਜੋ 
ਰਾਜਕੁੰਇਰ ਹੋਵੈ, ਅਤੇ ਨਗਰ ਕਾ ਰਾਜਾ ਹੋਵੈ ਤਿਸਕੀ ਪਿਠਿ ਉਪਰਿ ਚੜ੍ਹਾਂ।'` ਤਬ ਰਾਜੇ 
ਆਖਿਆ: 'ਪਾਤਸਾਹ ਜੀ! ਤੇਰਾ ਕੀਤਾ ਰਾਜਾ ਮੇਂ ਹਾਂ, ਚੜਿ ਚਲੀਐ'। ਤਬ ਬਾਬਾ ਰਾਜੇ 
ਕੀ ਪਿਠਿ ਉਪਰਿ ਚੜਿਆ। ਤਬ ਲੋਕ ਲਗੈ ਆਖਣਿ: 'ਜੇ ਰਾਜਾ ਕਮਲਾ ਹੋਆ ਹੈ'। ਤਬ 
ਚੜਿ ਕਰਿ ਗਇਆ, ਜਾਇ ਬੈਠਾ। 

ਤਬ ਰਾਣੀ ਚੰਦਰਕਲਾ ਅਤੇ ਰਾਜਾ ਸਿਵਨਾਭ ਹਥਿ ਜੋੜਿ ਖੜੇ ਹੋਏ. ਲਗੇ ਬੇਨਤੀ 
ਕਰਣਿ ਜੇ 'ਜੀ ਪਰਸਾਦ ਦਾ ਹੁਕਮ ਹੋਵੈ'। ਤਦਹੁ ਬਾਬੈ ਆਖਿਆ; 'ਜੋ ਹਮਾਰੈ ਬਰਤ ਹੈ'। 
ਤਬ ਰਾਜੈ ਆਖਿਆ: 'ਜੀ ਅਸਾਡਾ ਭਲਾ ਕਿਉਂ ਕਰਿ ਹੋਵੈ? ਤਬ ਗੁਰੂ ਆਖਿਆ: 'ਜੋਮਨੁਸ਼ 
ਕਾ ਮਾਸੁ ਹੋਵੈ, ਤਾਂ ਅਹਾਰੁ ਕਰਾਂ`। ਤਬ ਰਾਜੇ ਸ਼ਿਵਨਾਭਿ ਆਖਿਆ 'ਜੀ ਤੇਰਾ ਸਦਕਾ 
ਆਦਮੀ ਭੀ ਬਹੁਤੁ ਹੈਨਿ'। ਤਬ ਬਾਬੇ ਆਖਿਆ: 'ਹੋ ਰਾਜਾ ! ਓਹੁ ਆਦਮੀ ਹੋਵੈ ਜੋ ਰਾਜੇ 
ਦੇ ਘਰਿ ਪੁਤ੍ਰ ਹੋਵੈ, ਅਤੇ ਰਾਜਕੁੰਇਰੁ ਹੋਵੈ, ਅਤੇ ਬਾਰਹ ਬਰਸਾਂ ਦਾ ਹੋਵੈ, ਤਿਸਦਾ 


ਮਾਸੁ ਅਹਾਰੁ ਕਰਾਹਾਂ।' ਤਬ ਰਾਜਾ ਅਤੇ 


5।। 58000 9800 5॥10। 0 ੬00੧ ੧3108।5॥0੫6011.60।। 


160 

ਰਾਣੀ ਚਿੰਤਾਵਾਨ ਹੋਏ। ਤਬ ਰਾਜੇ ਆਖਿਆ: 'ਹੋ ਪਰਮੇਸਰ ਕੀ, ਜੇ ਕਿਸੇ ਰਾਜੇ ਦੇ ਘਰਿ 
ਪੁਤ੍ਰ ਹੈ ?' ਤਾਂ ਰਾਣੀ ਕਹਿਆ। 'ਤੇਰੇ ਕਹੇ ਸਿਉ ਕਿਉਂ ਕਰਿ ਦੇਵੇਗਾ, ਜਬ ਉਸ ਸਾਥਿ 
ਜੁਧ ਕੀਚੈ, ਜਬ ਉਹ ਜੀਤੀਐ, ਤਾਂ ਪੁਤ੍ਰ ਦੇਵੈ, ਅਤੇ ਇਥੈ ਹੁਣਿ ਚਾਹੀਐ।' ਤਬ ਰਾਣੀ 
ਆਖਿਆ 'ਹੋ ਰਾਜਾ ! ਅਸਾਡੇ ਘਰਿ ਤਾਂ ਇਕੋ ਪੁਤ੍ਰ ਹੈ, ਉਸ ਕੀ ਜਨਮ ਪਤ੍ਰੀ ਦੇਖਿ'। ਤਬ 
ਜਨਮ ਪਤ੍ਰੀ ਦੇਖੀ, ਜਦ ਦੇਖਨਿ ਤਾਂ ਬਾਰਹ ਬਰਸਾਂ ਕਾ ਹੋਆ ਹੈ। ਤਬ ਰਾਜੇ ਕਹਿਆ; 
'ਬੇਟਾ ਤੇਰਾ ਸਰੀਰੁ ਗੁਰੁ ਕੇ ਕੰਮਿ ਆਂਵਦਾ ਹੈ, ਤੇਰੀ ਕਿਆ ਮਨਸਾ ਹੈ ?' ਤਾਂ ਲੜਕਾ 
ਬੋਲਿਆ: 'ਪਿਤਾ ਜੀ ਇਸ ਤੋਂ ਕਿਆ ਭਲਾ ਹੈ ? ਜੋ ਮੇਰਾ ਸਰੀਰੁ ਗੁਰੁ ਦੈ ਕੰਮਿ ਆਵੈ'। 
ਤਬ ਰਾਜੇ ਆਖਿਆ: 'ਜੇ ਇਸਨੂੰ ਸਤ ਦਿਨ ਵੀਵਾਹ ਕੀਤੇ ਹੋਏ ਹੈਨਿ, ਇਸਕੀ ਇਸਤ੍ਰੀ ਭੀ 
ਪੁਛੀ ਚਾਹੀਐ।' ਤਬ ਰਾਜਾ ਅਤੇ ਰਾਣੀ ਆਇ ਨੁਹੁ ਕੇ ਪਾਸਿ ਜਾਇ ਬੈਠੇ। ਤਬ ਰਾਜਾ 
ਬੋਲਿਆ, ਆਖਿਓਸੁ: 'ਬੇਟੀ ! ਤੇਰੇ ਭਰਤੇ ਕਾ ਸਰੀਰੁ ਗੁਰੂ ਦੈ ਕੰਮਿ ਆਂਵਦਾ ਹੈ; ਤੇਰੀ 
ਕਿਆ ਰਜਾਇ ਹੈ ?' ਤਬ ਓਹ ਲੜਕੀ ਬੋਲੀ: 'ਪਿਤਾ ਜੀ ! ਏਸ ਦਾ ਸਰੀਰੁ ਗੁਰੂ ਦੇ 
ਕੰਮਿ ਆਵੈ, ਅਤੇ ਮੇਰਾ ਰੰਡੇਪਾ ਗੁਰੂ ਉਪਰਿ ਹੋਵੈ, ਇਸ ਤੇ ਹੋਰ ਕਿਆ ਭਲਾ ਹੈ। ' 

ਤਬ ਚਾਰੇ ਗੁਰੂ ਪਾਸਿ ਆਇ ਖੜੇ ਹੋਏ। ਤਬ ਰਾਜਾ ਸਿਉਨਾਭ ਬੋਲਿਆ, ਆਖਿਓਸੁ 
'ਜੀ ! ਏਹ ਲੜਕਾ ਹਾਜਰੁ ਹੈ'। ਤਬ ਬਾਬੇ ਆਖਿਆ: 'ਇਉਂ ਮੇਰੇ ਕੰਮਿ ਨਾਹੀ ਪਰੁ ਮਾਤਾ 
ਇਸਕੀ ਬਾਹਾਂ ਪਕੜੇ ਅਤੇ ਇਸਤ੍ਰੀ ਇਸਕੇ ਪੈਰ ਪਕੜੈ ਅਤੇ ਤੂ ਹਥੈ ਛੁਰੀ ਲੈਕਰਿ ਜਬਹਿ 
ਕਰਹਿੰ,' ਤਾਂ ਮੇਰੇ ਕੰਮ ਹੈ'। ਤਬ ਰਾਜੈ ਸਿਉਨਾਭਿ ਗੁਰੂ ਕਾ ਹੁਕਮੁ ਮੰਨਿਆ। ਤਬਿ ਛੁਰੀ 
ਲੈਕਰਿ ਜਬਹਿ ਕੀਤਾ, ਰਿਨਿ ਕਰਿ ਆਣਿ ਆਰੈ ਰਖਿਆ। ਤਬ ਬਾਬਾ ਬੋਲਿਆ: 'ਹੋ ਰਾਜਾ ! 
ਤੁਸੀ ਤਿੰਨੇ ਅਖੀ ਮੀਟਕਰਿ ਵਾਹਿਗੁਰੂ ਆਖਿ ਕਰਿ ਮੁਹਿ ਪਾਵਹੁ'। ਤਬ ਰਾਣੀ ਅਤੇ ਰਾਜੈ 
ਕੀ ਨੁਹੁ ਤਿਹਾਂ ਅਖੀ ਮੀਟੀਆਂ ਵਾਹਿਗੁਰੂ 


5।। 58000 9800 5॥10। 0 ੬00੧ ੧3108।5॥0੫6011.60।। 


161 
ਕਰਿਕੈ” ਜਾਂ ਮੁਹਿ ਪਾਇਆ, ਤਾਂ ਚਾਰੇ ਬੈਠਿ ਹੈਨ”। ਪਰ ਜਾਂ ਅਖੀ ਖੋਲਨ ਤਾਂ ਗੁਰੂ ਬਾਬਾ 
ਨਾਹੀ। ਤਬ ਰਾਜਾ ਬਿਆਕਲੁ ਹੋਇ ਗਇਆ। ਉਦਿਆਨੁ ਪਕੜਿਅਸੁ। ਪੈਰਾਂ ਤੇ ਉਬਾਹਣਾ, 
ਸਿਰ ਤੇ ਨੰਗਾ 'ਗੁਰੂ ਗੁਰੂ` ਕਰਦਾ ਫਿਰੇ। _ਤਬ ਬਾਰਹ ਮਹੀਨਿਆਂ ਪਿਛੇ ਆਇ 
ਦਰਸਨੁ _ਦਿਤੋਸੁ। ਚਰਨੀ _ਲਾਇਓਸੁ। _ਜਨਮ _ਮਰਣੁ _ਰਾਜੇ _ਸਿਉਨਾਭਿ ਕਾ _ਕਟਿਆ, 
ਸਿਖੁ ਹੋਆ। ਸੈਦੋ ਜਟੁ ਜਾਤਿ ਘੇਹੋ ਪਾਹੁਲਿ ਹੁਕਮ ਨਾਲਿ ਦਿਤੀ, ਸਾਰਾ ਸਿੰਘਲਾਦੀਪ 
ਸਿਖੁ ਹੋਆ, ਗੁਰੂ ਗੁਰੂ ਲਾਗਾ ਜਪਣਿ। ਸਾਰਾ ਖੰਡੁ ਬਖਸਿਆ ਰਾਜੇ ਸਿਵਨਾਭ ਕੇ _ਪਿਛੇ। 
ਬੋਲਹੁ ਵਾਹਿਗੁਰੂ” 
ਸਿੰਘਲਾਦੀਪ ਕੀ ਸੰਗਤਿ ਕੀ ਰਹੁਰਾਸਿ। । 
ਜਬ _ਰਾਂਤਿ ਪਵੈ ਤਾਂ ਸਭੈ _ਇਕਠੇ ਆਇ _ਬਹਿਨਿ _ਧਰਮਸਾਲਾ। _ ਤਬ 
ਇਕੁ ਸਿਖੁ ਪਰਸਾਦੁ ਰਾਤੀ ਕਹਿ ਜਾਵੈ, ਭਲਕੇ ਇਕਠੇ ਜਾਇ ਖਾਵਨਿ। ਜਿਸ ਸਿਖ ਦੇ 
ਪਰਸਾਦੁ ਹੋਵੈ. ਤਿਸਕੇ ਇਕੀਸ ਮਣ” ਲੂਣੁ ਰਸੋਈ ਪਵੈ। ਤਿਤੁ ਮਹਿਲ ਗੁਹਜੀ ਬਾਣੀ 
ਪਰਗਾਸ ਹੋਈ। ਸ੍ਰੀ ਸਤਿਗੁਰੂ ਪ੍ਰਸਾਦਿ।। ਲਿਖਤੰ ਪ੍ਰਾਣ ਸੰਗਲੀ, 


'ਕਰਿਕੈ ਦੀ ਥਾਂ ਹਾ: ਵਾ: ਨੁ: ਵਿਚ ਪਾਠ ਹੈ 'ਕਹਿਕੈ'। 

ਇਸ ਵਾਰਤਾ ਦਾ ਭਾਵ ਪ੍ਰੀਖਿਆ ਹੈ। ਰਾਜੇ ਨੇ ਗੁਰੂ ਜੀ ਦੀ ਪਹਿਲਾ ਪ੍ਰੀਖਿਆ ਕੀਤੀ ਹੈ, ਮੋਹਣੀਆ ਤ੍ਰੀਮਤਾਂ ਘੱਲ ਕੇ। 
ਉਹ 'ਗੁਰੂ ਪ੍ਰੀਖਯਾ' ਸੀ। ਹੁਣ ਗੁਰੂ ਜੀ ਨੇ 'ਸਿਖ ਪ੍ਰੀਖਯਾ` ਕੀਤੀ ਹੈ। ਇਸ ਪ੍ਰਕਾਰ ਦੀ ਪ੍ਰੀਖਯਾ ਮੁਸਲਮਾਨਾ ਵਿਚ ਇਲ੍ਰਾਹੀਮ ਤੋਂ 
ਪੁਤ੍ਰ ਦੀ ਕੁਰਬਾਨੀ ਲੈਣੀ ਤੇ ਹਿੰਦੂਆਂ ਵਿਚ ਮੋਰਧੁਜ ਦੇ ਪੁਤ੍ਰ ਦੀ ਬਲੀ ਦਾ ਪ੍ਰਸੰਗ ਹੈ। ਇਥੇ ਬਲੀ ਮੰਗਣ ਤੇ ਇਤਰਾਜੁ ਹੋਵੇ ਤਾਂ 
ਪੁਤ੍ਰ ਜਿਵਾ ਦੇਣ ਦੀ ਸ਼ਕਤੀ ਤੇ ਜਿਵਾ ਦੇਣਾ ਉਸ ਨੂੰ ਸਾਫ ਕਰਦਾ ਹੈ। ਜੇ ਜਿਵਾ ਦੇਣ ਤੇ ਸ਼ੌਂਕ _ਕੀਤਾ ਜਾਵੇ ਤਾਂ ਬਲੀ ਮੰਗਣ 
ਤੇ ਬੀ ਸ਼ੌਂਕ ਕੀਤਾ ਲੋੜੀਏ, ਕਿਉਂਕਿ ਦੋਵੇਂ ਜਿਕਰ ਇਕੋ ਥਾਂ ਇਕ ਕਲਮ ਦੇ ਹਨ। ਇਸ ਪ੍ਰਕਾਰ ਦੇ ਅੰਦਾਜੇ ਸਾਖੀ ਲਿਖਣ ਵਾਲੇ 


ਮੇਲ ਨਹੀਂ`ਖਾਂਦਾ। 
ਤਹ: ਵਾ: ਨੁ: ਵਿਚ ਇਥੇ 'ਬੋਲਹੁ ਵਾਹਿਗੁਰੂ' ਨਹੀਂ ਹੈ। 
ਕੱਚਾ ਮਣ ੧੬ ਸੇਰ ਦਾ ਹੂੰਦਾ ਹੈ, ਤੇ 'ਮਣ' ਸੇਰ ਨੂੰ ਬੀ ਕਹਿੰਦੇ ਹਨ। 


5।। 58000 9800 5॥10। 0 ੬00੧ ੧3108।5॥0760011.60।। 


162 

ਸੁਨ ਮਹਲ ਕੀ ਕਥਾ, ਨਿਰੰਕਾਰ ਕਾ ਧਿਆਨੁ, ਗੁਹਜੀ ਬਾਣੀ ਬਾਬੇ ਕਾ ਬੋਲਣਾ: ਪ੍ਰਾਨ ਪਿੰਡ 
ਕਾ ਮਾਥੰਤ, ਤਦਹੁੰ ਬਾਬਾ ਪਉਣੁ ਅਹਾਰ ਕਰਦਾ ਥਾ। ਸਮੁੰਦ ਕੇ ਪਾਰਿ ਹੋਈ। ਸਿੰਘਲਾਦੀਪ 
ਰਾਜੇ ਸਿਉਨਾਭ ਕੀ ਧਰਤੀ ਹੋਈ। _ਤਦਹੁੰ ਨਾਲਿ ਸੈਦੋ ਅਤੇ ਸੀਹੋਂ ਥੇ ਸਿਖ, ਤਬ 
ਪ੍ਰਾਣ ਸੰਗਲੀ ਹੋਈ'। 

ਤਿਤੁ ਮਹਲਿ ਪ੍ਰਾਨ ਸੰਗਲੀ ਹੋਈ। ਦੇਹੀ ਕੀ ਚੀਨ ਮਥੀਂ' ਪਰੁ ਲੈ ਕਿਨੈ ਨ ਸਕੀਆ, 
ਓਥੈ ਹੀ ਛਡੀ; ਸੈਦੋ, ਘੇਹੋ ਲਿਖਾਈ ਚਰਣ ਮਝਾਰ ਕੈ. ਗੋਰਖ ਹਟੜੀ ਪਾਸਿ। ਗੋਰਖ 
ਹਟੜੀ ਕੈ ਪਾਸਿ ਇਕੁ ਚਉਕੁ ਹੈ ਦੋ ਕੋਹ ਕਾ: ਉਸ ਮੜੀ ਤੈ ਚਾਰਿ ਕੋਸ ਹੈ। ਤਿਸ 
ਵਿਚਿ ਅਲਿਪਤੁ ਰਹਿਣ ਲਗਾ। _ ਪਰਗਟਿ ਕੀਤੀ ਨਾਹੀ ਅਨਾਹਦ ਬਾਣੀ, ਪਰੁ ਅਧ ਵਿਚ 
ਨ ਪਾਈਐਗੀ, ਰਾਜੇ ਸਿਉਨਾਭਿ ਜੋਗੁ ਮਿਲੀ। ਬਚਨੁ ਹੋਆ, 'ਜੋ ਇਕੁ ਆਦਮੀ ਆਵੈਗਾ 
ਜੰਬੂ ਦੀਪ ਤੇ, 


`'ਇਥੋਂ ਅਗੇ ਅੰਤਕਾ ੩ ਵਾਲੀ ਬਾਣੀ ਹੈ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਨਹੀਂ ਹੈ, ਜਿਸਦਾ ਨਾਮ ਪ੍ਰਾਣ ਸੰਗਲੀ ਹੈ। 
ਇਸ ਬਾਣੀ ਵਿਚ ਉਨਮਨ ਅਵਸਥਾ ਵਿਚ ਜੋ ਦਸ਼ਾ ਮਨ ਯਾ ਸੁਰਤ ਦੀ ਹੁੰਦੀ ਹੈ, ਉਹ ਵਿਸਥਾਰ ਨਾਲ ਦੱਸੀ ਹੈ। ਉਨਮਨ ਦਾ 
ਅਰਥ ਹੈ 'ਮਨ ਦਾ ਉੱਚਾ ਹੋ_ਜਾਣਾ': ਸੁਰਤ ਦਾ ਯਾ ਚਿਤ ਬ੍ਰਿਤੀ ਦਾ ਆਸ ਅੰਦੇਸ ਹਰਖ ਸੋਗ ਤੋਂ ਉੱਚਾ ਉੱਠ ਕੇ ਇਕ ਅੰਤਰ 
ਉਚਯਾਣ ਦੀ ਪ੍ਰਤੀਤੀ ਤੇ ਸਮਤਾ ਵਿਚ ਰਹਿਣਾ। 


ਚਾਹੀਦਾ ਹੈ: 'ਤਦੇ ਹੀ ਕੀਚੀਓ ਨੇ ਪੋਥੀ` ਅਰਥਾਤ ਸੰਗਲੀ ਦੀ ਓਥੈ ਪੋਥੀ ਬਨਾਈ, ਜੋ`ਸੇਦੋ ਲਿਖੀ, ਪਰ ਨਾ ਸੀਹੋ 
ਨਾ ਸੇਦੋ, ਨਾਲ ਕਿਸੇ ਨਾ ਆੰਦੀ, ਓਥੇ ਹੀ ਛੱਡ ਆਏ, ਰਾਜੇ ਸ਼ਿਵ ਨਾਭਿ ਨੂੰ ਦਿਤੀ ਤੇ ਉਸ ਨੂੰ ਦ੍੍‌ ਤੋਂ ਕੋਈ 
ਆਵੇ ਤਾਂ ਉਤਾਰਾ ਕਰਾ ਦੇਣਾ। ਇਹ ਅਰਥ ਭਾਵ ਦੱਸਦਾ ਹੈ ਕਿ ਦੇਹੀ ਕੀ ਚੀਨ ਮਥੀ ਦੀ ਥਾਂ ਦਰੁਸਤ ਇਬਾਰਤ ਇਉਂ ਹੀ 
ਹੋਸੀ: 'ਤਦੋਂ ਹੀ ਕੀਚੀਓ ਨੇ ਪੋਥੀ'। 


5।। 58000 9800 5॥10। 0 ੬00੧ ੧3108।5॥0760011.60।। 


163 
ਉਸ ਜੋਗੁ ਲਿਖਿ ਦੇਵਣੀ।' ਸਲੋਕੁ ੧੫। ਸੈਦੋ ਥੈ ਸੰਪੂਰਣੁ ਥੀ. ਦੁਏ ਉਦਾਸੀ _ਹੋਏ, ਬਾਬੈ 
ਆਪਣੈ ਨਾਲਿ ਰਖੇ, ਰਾਜੇ ਸਿਉਨਾਭਿ ਜੋਗੁ ਇਕ ਮੰਜੀ _ਮਿਲੀ। ਰਾਜੇ ਸਿਉਨਾਭਿ 
ਜੋਗੁ ਗੁਰੂ ਦੀ ਖੁਸੀ ਹੋਈ ਓਥਹੁੰ ਰਵਦੇ ਰਹੇ। ਬੋਲਹੁ ਵਾਹਿਗੁਰੂ। 


੪੮. ਬਾਢੀ ਦੀ ਝੁੱਗੀ ਢਾਹੀ 
ਏਕਸੁ ਬਾਢੀ ਕੈ ਆਇ ਰਾਤਿ ਰਹੈ। ਉਨਿ ਸੇਵਾ ਭਾਉ ਬਹੁਤੁ ਕੀਤਾ। ਮੰਜੀ ਡਾਹਿ 
ਦਿਤੀਅਸੁ। ਬਾਬਾ ਰਾਤਿ ਸੁਤਾ, ਭਲਕੇ ਹਥ ਨਾਲਿ ਝੁਗੀ ਦੀ ਲਕੜੀ ਪਕੜੀਅਸੁ. ਅਤੇ 
ਪਸਵਾੜੇ ਨਾਲਿ ਮੰਜੀ ਭੰਨੀਅਸੁ,। ਜਬ ਬਾਹਰਿ ਆਇਆ, ਤਾਂ ਸੈਦੋ ਸਿਖਿ ਬੇਨਤੀ ਕੀਤੀ, 
ਆਖਿਓਸੁ. 'ਜੀ ! ਸਾਰੇ ਸਹਰ ਵਿਚਿ ਕੋਈ ਜਾਗਾ ਨਾਹੀ ਸਾ ਦੇਂਦਾ, ਇਸ ਬਾਢੀ ਠਉੜਿ 
ਦਿਤੀ, ਤਿਸ ਕੀਆ ਵਸਤੂ ਭੀ ਗਵਾਈਆ। ਇਕ ਝੁਗੀ ਅਤੇ ਮੰਜੀ ਥੀ ਸੋ ਢਾਹਿ ਭੰਨਿ 
ਚਲਿਓਹਿ, ਉਸ ਕੈ ਬਾਬਿ ਕਿਆ ਵਰਤੀ ?' ਤਬ _ਬਾਬੈ ਆਖਿਆ: 'ਸੈਦੋ, _ਉਸਕਾ 
ਭਾਉ ਥਾਇ ਪਇਆ ਹੈ'। ਤਬ ਓਹੁ ਘਰਿ ਜਾਵੇ, ਤਾਂ ਉਹ ਚਾਰੇ ਪਾਵੇ ਧਰਤਿ ਵਿਚ ਡੁਬ 
ਗਏ ਹੈਨਿ। ਸੋ ਉਨਕੈ ਤਲੈ ਚਾਰੇ ਤਾਵੜੇ ਮਾਲ ਕੇ ਹੈਨਿ। ਅਰੁ ਉਸ ਝੁਗੀ ਕੇ ਮਹਿਲ 
ਉਸਾਰੇ ਹੈਨ। ਅਤੇ ਉਸ ਮੰਜੀ ਕੇ ਪਲੰਘ ਹੋਇ ਹੈਨ। ਤਬ ਸੈਦੋ ਅਤੇ ਸੀਂਹੋ ਪੈਰੀ ਪਏ। 

ਤਬ ਘਰਿ ਆਏ। ਕੋਈ ਦਿਨੁ ਘਰਿ ਰਹੇ, ਤਬ ਫੇਰਿ ਰਵੇ। 


5।। 58000 9800 5॥10। 0 ੬00੧ ੧3108।5॥0760011.60।। 


॥////.3(611੪/€.0।0/0€08।/।81੧01੫।। 


164 


ਤ੍ਰਿਤੀਆ ਉਦਾਸੀ 
8੯ ਤੀਜੀ ਉਦਾਸੀ, ਕਸ਼ਮੀਰ 
ਬ੍ਰਹਮ ਦਾਸ ਪੰਡਤ 
ਤ੍ਰਿਤੀਆ ਉਦਾਸੀ, ਉਤਰ ਖੰਡ ਕੀ ਉਦਾਸੀ ਕਰਣਿ ਲਗੈ। ਤਿਤੁ ਉਦਾਸੀ ਅਕ 
ਦੀਆਂ ਖਖੜੀਆਂ ਅਤੇ ਫੁਲ ਅਹਾਰੁ ਕਰਦਾ ਥਾ, ਪਰਿ ਸੁਕੇ। ਅਤੇ ਪੈਰੀ ਚਮੜਾ, ਅਤੇ ਸਿਰਿ 
ਚਮੜਾ, ਸਾਰੀ ਦੇਹ _ਲਪੇਟਿਅਸੁ, ਅਤੇ _ਮਾਥੇ ਟਿਕਾ ਕੇਸਰ ਕਾ। _ਤਦਹੁ ਨਾਲਿ 
ਹਸੂ ਲੁਹਾਰੁ ਅਤੇ ਸੀਹਾਂ ਛੀਂਬਾ ਥੇ। ਤਬ ਬਾਬਾ ਕਸ਼ਮੀਰ ਗਇਆ। ਕੋਈ ਦਿਨੁ ਓਥੈ ਭੀ 
ਰਹਿਆ। ਲੋਕੁ ਬਹੁਤੁ ਨਾਉ ਧਰੀਕ ਹੋਏ। ਤਬ ਕਸ਼ਮੀਰ ਕਾ ਪੰਡਿਤੁ ਬ੍ਰਿਹਮਦਾਸੁ'_ ਥਾ, 
ਉਸ ਸੁਣਿਆ: 'ਜੋ ਇਕੁ ਫਕੀਰੁ ਆਇਆ ਹੈ'। ਤਬ ਉਸਕੇ ਸਾਥਿ ਦੁਇ ਊਠਿ ਪੁਰਾਣਾ ਕੇ 
ਚਲਨਿ, ਅਤੇ ਗਲਿ ਵਿਚਿ ਠਾਕੁਰ ਹੈ। ਆਇ ਰਾਮ ਰਾਮ ਕੀਤੀਓਸੁ। ਕਰਿਕੈ ਬੈਠਿ ਗਇਆ। 
ਤਬ ਭੇਖੁ ਦੇਖਿ ਕੈ ਆਥਿਓਸੁ 'ਤੂ ਕੇਹਾ ਸਾਧੂ ਹੈ। ਤੇ ਚਮੜੇ ਕਿਉ ਪਹਰੇ ਹਨ ? ਅਤੇ 
ਰਸੇ ਕਿਉ ਪਲੇਟੈ ਹੈਨ ? ਅਤੇ ਤੁਸੀ ਕਿਰਿਆ ਕਰਮੁ ਕਿਉ ਛੋਡਿਆ ਹੈ ? 


ਇਕ ਵੇਰ ਕੁਛ ਪਤਾ ਕਰਨ ਤੇ ਕਿਸੈ ਤੋਂ ਕਸ਼ਮੀਰ ਵਿਚਿ ਥਹੁ ਪਿਆ ਸੀ_ਕਿ ਬ੍ਰਹਮਦਾਸ ਬੀਜ ਥਿਹਾੜੇ ਨਗਰ ਦਾ 
ਰਹਿਣ ਵਾਲਾ ਸੀ। ਅਰ ਗੁਰੂ ਜੀ ਨਾਲ ਇਸਦਾ ਮੇਲ ਮਾਰਤੰਡ ਚਸ਼ਮੇ ਤੇ ਹੋਇਆ ਸੀ। ਤਦ ਤੋਂ ਇਹ 'ਮਟਨ ਸਾਹਿਬ' 
ਕਹਿਲਾਉਂਦਾ ਹੈ। ਚਸ਼ਮੇ ਦੇ ਤਲਾਉ ਵਿਚ ਥੜਾ ਸੀ ਜਿਸ ਪਰ ਬੈਠ ਕੇ ਗੋਸ਼ਟ ਹੋਈ। ਗਿਰਾਂ ਦੇ ਲੋਕੀ ਗੁਰੂ ਜੀ ਦੇ ਉਪਾਸਕ 
ਹੋਏ। ਇਹ ਥੜਾ ਹੁਣ ਢਠਾ ਪਿਆ ਹੈ। ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਤਲਾਉ ਦੇ ਦੁਆਲੇ ਛੇ ਗੁਰੂ ਗੁਰੂ ਗ੍ਰੰਥ ਸਾਹਿਬ ਧਰਮਸਾਲਾ 
ਵਿਚ ਖੁਲ੍ਹਦੇ ਸਨ, ਜੋ _ਧਰਮਸਾਲਾ ਕਿ ਢਹਿ ਚੁਕੀ ਹੈ, ਤੇ ਕੁਝ ਫਾਸਲੇ ਤੇ ਇਕ ਨਵੀਂ ਧਰਮਸਾਲਾ ਬਣੀ ਹੈ. ਪ੍ਰਕਾਸ਼ ਹੁੰਦਾ ਹੈ, ਇਸ 
ਥਾਂ ਤੋਂ ਮੀਲ ਕੁ ਪੁਰੇ ਕਰੇਵੇ (ਪਬੀ) _ਦੇ ਉਤੇ ਪੁਰਾਣਾ ਮਾਰਤੰਡ ਦਾ ਮੰਦਰ ਢੱਠਾ ਪਿਆ ਹੈ। 


5।। 58000 9800 5॥10। 0 ੬00੧ ੧3108।5॥0760011.60।। 


165 

ਅਤੇ ਮਾਸੁ ਮਛੁਲੀ ਕਿਉਂ ਲਗ ਹਉ ?' ਤਬ ਬਾਬਾ ਬੋਲਿਆ: ਪਉੜੀ ਰਾਗੁ ਮਲਾਰਿ ਵਿਚਿ, 
ਤਿਤੁ ਮਹਲਿ ਵਾਰ ਹੋਈ- 

ਸਲੋਕ ਮਹਲਾ ੩।।” 
ਗੁਰਿ ਮਿਲਿਐ ਮਨੁ ਰਹਸੀਐ ਜਿਉ ਵੁਠੇ ਧਰਣਿ ਸੀਗਾਰੁ।। ਸਭ ਦਿਸੈ ਹਰੀਆਵਲੀ ਸਭ 
ਭਰੇ _ਸੁਭਰ _ਤਾਲ।। _ਅੰਦਰੁ _ਰਚੈ _ਸਚ ਰੰਗਿ ਜਿਓ ਮੰਜੀਠਨੇ _ਲਾਲੂ।। _ਕਮਲ 
ਵਿਗਸੈ ਸਚੁ ਮਨਿ ਗੁਰਕੇ ਸਬਦਿ ਨਿਹਾਲੁ।। ਮਨਮੁਖ ਦੂਜੀ ਤਰਫ ਹੈ ਵੇਖ਼ਹੁ ਨਦਰਿ 
ਨਿਹਾਲਿ।। ਫਾਹੀ ਫਾਥੇ ਮਿਰਗ ਜਿਉਂ ਸਿਰਿ ਦਿਸੈ ਜਮ ਕਾਲ।। ਖੁਧਿਆ ਤ੍ਰਿਸਨਾ ਨਿੰਦਾ 
ਬੁਰੀ ਕਾਮੁ ਕ੍ਰੋਧ ਵਿਕਰਾਲ।। ਏਨੀ ਅਖੀ ਨਦਰਿ ਨ ਆਵਈ ਜਿਚਰੁ ਸਬਦਿ ਨ ਕਰੇ 
ਬੀਚਾਰੁ। । ਤੁਧੁ ਭਾਵੈ ਸੰਤੋਖੀਆਂ ਚੂਕੈ ਆਲ ਜੰਜਾਲੁ।। ਮੂਲੁ ਰਹੈ ਗੁਰ ਸੇਵਿਐ ਗੁਰ ਪਉੜੀ 
ਬੋਹਿਥੁ।। ਨਾਨਕ ਲਗੀ ਤਤੁ ਲੈ ਤੂੰ ਸਚਾ ਮਨਿ ਸਚੁ।।੧।। ਮਹਲਾ ੧।। ਹੇਕੋਪਾਧੁਰ 
ਹੇਕੁ ਦਰੁ ਗੁਰ ਪਉੜੀ ਨਿਜ ਥਾਨੁ।। ਰੂੜਉ ਠਾਕੁਰੁ ਨਾਨਕਾ ਸਭਿ ਸੁਖ ਸਾਚਉ ਨਾਮੁ। ।੨।। 
ਪਉੜੀ।। ਆਪੀ ਨੇ ਆਪ ਸਾਜਿ ਆਪੁ ਪਛਾਣਿਆ।। ਅੰਬਰੁ ਧਰਤਿ ਵਿਛੋੜਿ ਚੰਦੋਆ 
ਤਾਣਿਆ। । ਵਿਣੁ _ਥੰਮ੍ਹਾ ਗਗਨੁ _ਰਹਾਇ ਸਬਦੁ _ਨੀਸਾਣਿਆ।। ਸੂਰਜ ਚੰਦੁ ਉਪਾਇ 
ਜੋਤਿ ਸਮਾਣਿਆ।। ਕੀਏ ਰਾਤਿ ਦਿਨੰਤੁ ਚੋਜ ਵਿਡਾਣਿਆ।। ਤੀਰਥ ਧਰਮ ਵੀਚਾਰ ਨਾਵਣ 
ਪੁਰਬਾਣਿਆ।। ਤੁਧੁ ਸਰਿ ਅਵਰੁ ਨ ਕੋਇ ਕਿ ਆਖਿ ਵਖਾਣਿਆ।। ਸਚੈ ਤਖਤਿ 
ਨਿਵਾਸੁ ਹੋਰ ਆਵਣ ਜਾਣਿਆ।।੧।। ਸਲੋਕ ਮ: ੧।। 


ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਦੋਵੇਂ ਸਲੋਕ (੧, 'ਗੁਰ ਮਿਲਿਐ' ਮਨੁ' ੨ 'ਹੋ ਕੇ ਪਾਧਰੁ' ਵਾਰ ਮਲਾਰ ਦੇ ਆਰੰਭ 
ਵਿਚ ਇਸੇ ਤਰਤੀਬ ਵਿਚ ਹਨ ਮਾਲੂਮ ਹੁੰਦਾ ਹੈ ਕਿ ਅਸਲੀ ਕਰਤਾ ਜੀ ਦੇ ਨੁਸਖੇ ਵਿਚ ਕੇਵਲ ਪਉੜੀਆਂ ਹੀ ਹੋਸਨ, ਜੋ ਮਹਲਾ 
੧ ਦੀਆਂ ਹਨ। ਪਹਿਲਾਂ ਸਲੋਕ ਮਹਲਾ ੩ ਦਾ ਹੈ, ਜੋ ਕਿਸੇ ਉਤਾਰੇ ਵਾਲੇ ਨੇ ਨਾਲ ਲਗਦਾ ਹੋਣ ਕਰਕੇ ਤੇ ਵਾਰ ਉਤੇ “ਵਾਰ 
ਮਲਾਰ ਕੀ ਮਹਲਾ ੧ ਲਿਖਿਆ ਹੋਣ ਕਰਕੇ ਉਤਾਰਾ ਕਰ ਲਿਆ ਹੈ। 


5।। 58000 9800 5॥10। 0 ੬00੧ ੧3108।5॥0੫6011.60।। 


166 
ਨਾਨਕ ਸਾਵਣਿ ਜੇ ਵਸੈ ਚਹੁ ਓਮਾਹਾ ਹੋਇ। । ਨਾਗਾਂ _ਮਿਰਗਾਂ ਮਛੀਆਂ ਰਸੀਆਂ ਘਰਿ 
ਧਨੁ ਹੋਇ।।੧।। ਮ੧।। ਨਾਨਕ ਸਾਵਣਿ ਜੇ ਵਸੈ ਚਹੁ ਵੇਛੋੜਾ ਹੋਇ।। ਗਾਈਆ ਪੁਤਾ 
ਨਿਰਧਨਾ ਪੰਥੀ ਚਾਕੁਰੁ ਹੋਇ। ।੨। ।ਪਉੜੀ।। ਤੂ ਸਚਾ ਸਚਿਆਰੁ ਜਿਨਿ ਸਚੁ ਵਰਤਾਇਆ। । 
ਬੈਠਾ ਤਾੜੀ ਲਾਇ ਕਵਲੁ ਛਪਾਇਆ।। ਬ੍ਰਹਮੇ ਵਡਾ ਕਹਾਇ ਅੰਤੁ ਨ ਪਾਇਆ।। ਨਾ 
ਤਿਸੁ ਬਾਪੁ ਨ ਮਾਇ ਕਿਨਿ ਤੂ ਜਾਇਆ। ਨਾ ਤਿਸੁ ਰੂਪੁ ਨ ਰੇਖ ਵਰਨ ਸਬਾਇਆ।। ਨਾ 
ਤਿਸੁ ਭੁਖ ਪਿਆਸ ਰਜਾ ਧਾਇਆ।। ਗੁਰ ਮਹਿ ਆਪੁ ਸਮੋਇ ਸਬਦੁ ਵਰਤਾਇਆ।। ਸਚੇ 
ਹੀ ਪਤੀਆਇ ਸਚਿ ਸਮਾਇਆ। ।੨। । 
ਵਾਰ ਸੰਪੂਰਨੁ ਹੋਈ ਮਲਾਰ ਕੀ ੨੭'।। ਤਾਂ ਬ੍ਰਹਮ ਦਾਸੁ ਪੰਡਤੁ ਆਇ ਪੈਰੀ ਪਇਆ, 
ਤਾਂ ਆਖਿਓਸੁ: 'ਜੀ ! ਜਾਂ ਏਹ ਵਸਤੁ ਨਹੀਂ ਸੀ, ਤਬ ਪਰਮੇਸੁਰੁ ਕਹਾਂ ਥਾ ?' ਤਦਹੁੰ ਬਾਬਾ 
ਬੋਲਿਆ, ਸਬਦੁ ਰਾਗੁ ਮਾਰੂ ਵਿਚਿ ਸੋਲਹਾ ਮ: ੧।। 
ਅਰਬਦ ਨਰਬਦ ਧੁੰਧੂਕਾਰਾ।। ਧਰਣਿ ਨ _ਗਗਨਾ ਹੁਕਮੁ ਅਪਾਰਾ।। ਨਾ ਦਿਨੁ ਰੈਣਿ ਨ 
ਚੰਦੁ ਨ ਸੂਰਜੁ ਸੁੰਨ ਸਮਾਧਿ ਲਗਾਇਦਾ।।੧।। ਖਾਣੀ ਨ ਬਾਣੀ ਪਉਣ ਨ ਪਾਣੀ।। ਓਪਤਿ 
ਖਪਤਿ _ਨ ਆਵਣ _ਜਾਣੀ।। ਖੰਡ _ ਪਤਾਲ ਸਪਤ ਨਹੀ ਸਾਗਰ _ਨਦੀ ਨ 
ਨੀਰੁ ਵਹਾਇਦਾ।।੨।। ਨਾ ਤਦਿ ਸੁਰਗੁ ਮਛੁ ਪਇਆਲਾ। । ਦੋਜਕੁ ਭਿਸਤੁ ਨਹੀ ਖੇਕਾਲਾ। 
ਨਰਕੁ ਸੁਰਗੁ ਨਹੀ ਜੰਮਣੁ ਮਰਣਾ ਨਾਕੋ ਆਇ ਨ ਜਾਇਦਾ।।੩।। ਬ੍ਰਹਮਾ ਬਿਸਨੁ ਮਹੇਸੁ ਨ 
ਕੋਈ।। ਅਵਰੁ ਨ ਦੀਸੈ ਏਕੋ ਸੋਈਂ। । 


'ਜਾਰੀਵਾਰ ਦੀਆਂ ੨੮ ਪਉੜੀਆਂ ਹਨ, ਇਕ ਪਉੜੀ ਮਹਲਾ ੫ ਦੀ ਹੈ। 


"ਤਹ ਤੁਕ ਵਲੋਤ ਵਾਲੀ ਪੋਥੀ ਵਿਚ ਹੈ ਨਹੀਂ, ਉਤਾਰੇ ਵੇਲੇ ਰਹਿਗਈ ਜਾਪਦੀ ਹੈ। ਇਹ ਹੋਰ ਪੱਕਾ ਸਬੂਤ ਹੈ ਕਿ 
ਵਲੈਤ ਵਾਲਾ ਨੁਸਖਾ ਉਤਾਰਾ ਹੈ ਕਿਸੇ ਹੋਰਸ ਦਾ, ਇਹੁ ਨੁਸਖਾ ਅਸਲ ਕਰਤਾ ਜੀ ਦਾ ਨਹੀਂ। 


5।। 58000 9800 5॥10। 0 ੬00੧ ੧3108।5॥0੫6011.60।। 


167 
ਨਾਰਿ ਪੁਰਖੁ ਨਹੀ ਜਾਤਿ ਨ ਜਨਮਾ ਨਾਕੋ ਦੁਖ ਸੁਖ ਪਾਇਦਾ।।੪।। ਨਾ ਤਦਿ ਜਤੀ ਸਤੀ 
ਬਨਵਾਸੀ।। ਨਾ ਤਦਿ ਸਿਧ ਸਾਧਿਕ ਸੁਖਵਾਸੀ।। ਜੋਗੀ ਜੰਗਮ ਭੇਖੁ ਨ ਕੋਈ ਨਾ ਕੋ 
ਨਾਥੁ ਕਹਾਇਦਾ।।੫।। ਜਪ ਤਪ ਸੰਜਮ ਨਾ ਬ੍ਰਤ ਪੂਜਾ।। ਨਾਕੋ ਆਖਿ ਵਖਾਣੈ ਦੂਜਾ। । 
ਆਪੇ ਆਪਿ ਉਪਾਇ ਵਿਗਸੈ ਆਪੈ ਕੀਮਤਿ ਪਾਇਦਾ।।੬।। ਨਾ ਸੁਚਿ ਸੰਜਮੁ ਤੁਲਸੀ 
ਮਾਲਾ।। ਗੋਪੀ _ਕਾਨੁ ਨ ਗਊ ਰੀਆਲਾ।। _ਤੰਤੁ ਮੰਤੁ ਪਾਖੰਡੁ ਨ ਕੋਈ ਨਾਕੋ 
ਵੰਸੁ ਵਜਾਇਦਾ। ।੭।। ਕਰਮ ਧਰਮ ਨਹੀ ਮਾਇਆ ਮਾਖੀ।। ਜਾਤਿ ਜਨਮੁ ਨਹੀ ਦੀਸੈ 
ਆਖੀ।। ਮਮਤਾ ਜਾਲੁ ਕਾਲੁ ਨਹੀ ਮਾਥੈ ਨਾ ਕੋ ਕਿਸੈ ਧਿਆਇਦਾ। ।੮।। ਨਿੰਦੁ ਬਿੰਦੁ ਨਹੀ 
ਜੀਉ ਨ ਜਿੰਦੋ।। ਨਾ ਤਦਿ ਗੋਰਖੁ ਨਾ ਮਾਡਿੰਦੋ।। ਨਾ ਤਦਿ ਗਿਆਨੁ ਧਿਆਨੁ ਕੁਲ ਓਪਤਿ 
ਨਾਕੋ ਗਣਤ ਗਣਾਇਦਾ। ।੯।। ਵਰਨ ਭੇਖ ਨਹੀ ਬ੍ਰਹਮਣ ਖਤ੍ਰੀ।। ਦੇਉ ਨ ਦੇਹੁਰਾ 
ਗਉ ਗਾਇਤ੍ਰੀ।। ਹੋਮ ਜਗ ਨਹੀ ਤੀਰਥਿ ਨਾਵਣੁ ਨਾਕੋ ਪੂਜਾ ਲਾਇਦਾ। ।੧0।। ਨਾਕੋ_ਮੁਲਾ 
ਨਾਕੋ ਕਾਜੀ।। ਨਾਕੋ_ਸੇਖੁ ਮਸਾਇਕੁ ਹਾਜੀ।। ਰਈਅਤ ਰਾਉ ਨ ਹਉਮੈ ਦੁਨੀਆ ਨਾ ਕੋ 
ਕਹਣੁ ਕਹਾਇਦਾ।।੧।। ਭਾਉ ਨ ਭਗਤੀ ਨਾ ਸਿਵ ਸਕਤੀ।। ਸਾਜਨੁ ਮੀਤ ਬਿੰਦੁ ਨਹੀ 
ਰਕਤੀ।। ਆਪੇ ਸਾਹੁ ਆਪੇ ਵਣਜਾਰਾ ਸਾਚੇ ਏਹੋ ਭਾਇਦਾ। ।੧੨। ਬੇਦ ਕਤੇਬ ਨ 
ਸਿੰਮ੍ਰਿਤਿ ਸਾਸਤ।। ਪਾਠ ਪੁਰਾਣ ਉਦੈ ਨਹੀ ਆਸਤ।। ਕਹਤਾ ਬਕਤਾ ਆਪਿ ਅਗੋਚਰੁ ਆਪੇ 
ਅਲਖ ਲਖਾਇਦਾ।।੧੩।। ਜਾ ਤਿਸੁ ਭਾਣਾ ਤਾ ਜਗਤੁ ਉਪਾਇਆ। । ਬਾਝੁ ਕਲਾ ਆਡਾਣ 
ਰਹਾਇਆ। । ਬ੍ਰਹਮਾ _ਬਿਸਨੁ _ਮਹੇਸੁ ਉਪਾਏ ਮਾਇਆ ਮੋਹੁ ਵਧਾਇਦਾ। ।੧੪।। ਵਿਰਲੇ 
ਕਉ ਗੁਰਿ ਸਬਦੁ ਸੁਣਾਇਆ।। ਕਰਿ ਕਰਿ ਦੇਖੇ ਹੁਕਮੁ ਸਬਾਇਆ।। ਖੰਡ ਬ੍ਰਹਮੰਡ 
ਪਾਤਾਲ ਅਰੰਭੇ ਗੁਪਤਹੁ ਪਰਗਟੀ ਆਇਦਾ। ।੧੫।। ਤਾਕਾ ਅੰਤੁ ਨ ਜਾਣੈ ਕੋਈ।। ਪੂਰੇ 


ਗੁਰ 


5।। 58000 9800 5॥10। 0 ੬00੧ ੧3108।5॥0੫6011.60।। 


168 

ਤੇ ਸੋਝੀ _ਹੋਈ।। _ ਨਾਨਕ _ਸਾਚਿ _ਰਤੇ _ਬਿਸਮਾਦੀ _ਬਿਸਮ _ਭਏ ਗੁਣ 
ਗਾਇਦਾ। ।੧੬।।੩।।੧੫।। 

ਤਬ ਬ੍ਰਹਮਦਾਸੁ ਪੰਡਤੁ ਆਇ ਪੈਰੀ ਪਇਆ, ਗਲ ਤੇ ਪਥਰ ਸੁਟਿ ਪਇਆ, 
ਨਾਉ ਧਰੀਕੁ ਹੋਆ। ਸੇਵਾ ਲਾਗਾ ਕਰਣਿ. ਪਰੁ ਮਨ ਤੇ ਬਾਸਨਾ ਜਾਵਸੁ ਨਾਹੀ। ਜੋ_ਸੇਵਾ 
ਕਰੇ, ਸੋ ਸਾਸੁ ਭਰਿ ਸਹਿਜਿ ਸੁਭਾਇ ਕਰੈ; ਮਨ ਉਤੇ ਆਣ, ਜੋ_'ਮੇਂ ਅਰੈ ਭੀ ਏ ਸੇਵਾ 
ਕਰਦਾ ਥਾ'। ਤਬ ਹਉਮੇ ਕਾ ਸਦਕਾ ਥਾਇ ਪਵੈ ਨਾਹੀ।। ਤਦਹੁੰਹੀ ਗੁਰੂ ਬਾਬੇ ਏਕ ਦਿਨਿ 
ਆਧਿਆ: ਜੋ _'ਜਾਹਿ ਗੁਰੂ ਕਰੁ'। ਤਬ ਪੰਡਿਤੁ ਆਖਿਆ: 'ਜੀ ਕਉਣ ਗੁਰੂ ਕਰਾਂ _?' 
ਤਦਹੁੰ ਗੁਰੂ ਬਾਬੈ ਆਖਿਆ: 'ਜੋ ਜਾਹਿ ਉਦਿਆਨ ਵਿਚ ਇਕੁ ਕੋਠਾ ਹੈ, ਤਿਥੈ ਚਾਰਿ ਫਕੀਰ 
ਬੈਠੇ ਹੈਨਿ, ਓਹ ਤੇਨੂੰ ਦਸਨਗੇ'। ਤਬ ਓਥਹੁ ਬ੍ਰਹਮਦਾਸੁ ਚਲਿਆ, ਜਾਇ ਪੇਰੀ ਪਉਣਾ 
ਕਹਿਆ। ਤਬ ਇਕ ਘੜੀ _ਸਸਤਾਇਕੈ, ਓਨਾਂ ਸਿਖਾਂ ਕਹਿਆ: 'ਓਸ ਮੰਦਰ" ਵਿਚ ਤੇਰਾ 
ਗੁਰੂ ਹੈ'। ਤਬ ਪੰਡਤੁ ਆਇਆ, ਆਇ ਤਸਲੀਮ ਕੀਤੀਅਸੁ।। ਤਬ ਆਗੈ ਸੂਹੇ ਬਸਤ੍ਰ ਪੇਧੈ 
ਇਸਤ੍ਰੀ ਖੜੀ ਥੀ। ਤਬ ਲੈਕਰਿ ਪੇਜਾਰ ਬੁਰੇ ਹਾਲ ਮਾਰਿਆ। ਤਬ ਰੋਂਦਾ ਰੋਂਦਾ ਆਇਆ। 
ਤਬ ਓਨਾਂ ਸਿਖਾਂ ਪੁਛਿਆ: ਜੋ 'ਗੁਰੂ _ਮਿਲਿਓ _?' ਤਬ ਓਸ ਆਪਣੀ ਹਕੀਕਤ 
ਆਖਿ ਸੁਣਾਈ। ਤਬ ਓਨੀ ਸਿਖੀਂ ਆਖਿਆ: 'ਭਾਈ ਜੀ ! ਉਹੁ ਮਾਇਆ ਸੀ, ਜਿਸ ਦੀ 
ਤੂ ਬਾਸਨਾ ਕਰਦਾ ਥਾ, ਓਹੀ ਤੇਰਾ ਗੁਰੂ ਥੀ'। ਤਬ ਆਇ ਗੁਰੂ ਬਾਬੈ ਦੀ ਪੈਰੀ ਪਇਆ, 
ਦੋਵੈਂ ਉਟ ਪੁਰਾਣਾਂ ਦੇ ਸੁਟਿ ਪਾਏ। ਗੁਰੂ ਗੁਰੂ ਲਗਾ ਜਪਣਿ. ਸੰਗਤੀ ਦੀ ਚਰਣ ਰੇਣਿ 
ਹੋਆ। ਬੋਲਹੁ ਵਾਹਿਗੁਰੂ" 


"ਗਾਲਬਨ ਇਹ ਇਸ਼ਾਰਾ ਕਰੇਵੇ ਉਪਰ ਮਾਰਤੰਡ ਦੇ ਢੱਠੇ ਪਏ ਮੰਦਰ ਵੱਲ 


ਹੈ ਜਿਥੇ ਬ੍ਰਹਮ ਦਾਸ ਨੂੰ ਮਾਯਾ ਨੇ ਇਸਤ੍ਰੀ 
ਰੂਪ ਵਿਚ ਦਰਸ਼ਨ ਦੇ ਕੇ ਤਾੜਨਾ ਕੀਤੀ। ਇਸ ਮੰਦਰ ਦੀ ਇਕ ਮਹਿਰਾਬ ਅਜੇ ਖੜੀ ਹੈ, ਬਾਕੀ 


ਪੌਥਰ ਡਿਗ ਪਏ ਹਨ, ਜਦ 


ਦਾ: ਬਾ: ਨੁਸਖੇ ਵਿਚ 'ਬੋਲਹੁ ਵਾਹਿਗੁਰੂ' ਪਾਠ ਨਹੀਂ ਹੈ। 


5।। 58000 9800 5॥10। 0 ੬00੧ ੧3108।5॥0760011.60।। 


169 
ਤਤੁ ਬਾਣੀ ਹਸੂ ਲੁਹਾਰ ਅਤੇ ਸੀਹੇ ਛੀਂਬੈ ਲਿਖੀ। ਤਬ ਬਾਬੇ ਸਲੋਕ ਆਖਿਆ:- 
ਸਲੋਕੁ ਮ:੧।। 

ਸਹੰਸਰ ਦਾਨ ਦੇ ਇੰਦੂ ਰੋਆਇਆ। । ਪਰਸਰਾਮੁ ਰੋਵੈ ਘਰਿ ਆਇਆ।। ਅਜੈ ਸੁ ਰੋਵੈ 
ਭੀਖਿਆ ਖਾਇ।। ਐਸੀ ਦਰਗਹ ਮਿਲੈ ਸਜਾਇ।। ਰੋਵੈ ਰਾਮੁ ਨਿਕਾਲਾ ਭਇਆ।। ਸੀਤਾ 
ਲਖਮਣੁ _ਵਿਛੁੜ ਗਇਆ।। ਰੋਵੈ ਦਹਸਿਰ ਲੰਕ _ਗਵਾਇ।। ਜਿਨ ਸੀਤਾ ਆਦੀ 
ਡਉਰੂ ਵਾਇ।। ਰੋਵਹਿ ਪਾਂਡਵ ਭਏ ਮਜੂਰ।। ਜਿਨਕੈ ਸੁਆਮੀ ਰਹਤ ਹਦੂਰਿ।। ਰੋਵੈ 
ਜਨਮੇਜਾ ਖੁਇ ਗਇਆ। । ਏਕੀ ਕਾਰਣਿ ਪਾਪੀ ਭਇਆ।। ਰੋਵਹਿ ਸੇਖ ਮਸਾਇਕ ਪੀਰ। । 
ਅੰਤਿ ਕਾਲੁ ਮਤੁ ਲਾਗੈ ਭੀੜ।। ਰੋਵਹਿ ਰਾਜੇ ਕੰਨ ਪੜਾਇ।। ਘਰਿ ਘਰਿ ਮਾਗਹਿ 
ਭੀਖਿਆ ਜਾਇ। । ਰੋਵਹਿ ਕਿਰਪਨ ਸੰਚਹਿ ਧਨੁ ਜਾਇ।। ਪੰਡਿਤ ਰੋਵਹਿ ਗਿਆਨੁ ਗਵਾਇ। । 
ਬਾਲੀ ਰੋਵਹਿ ਨਾਹਿ ਭਤਾਰੁ।। ਨਾਨਕ ਦੁਖੀਆ ਸਭੁ ਸੰਸਾਰੁ।। ਮੰਨੇ ਨਾਉ ਸੋਈ ਜਿਣਿ 
ਜਾਇ।। ਅਉਰੀ ਕਰਨ ਨ ਲੇਖੇ ਲਾਇ। ।੧।। 

ਜਬ ਬਾਬੇ ਦੀ ਖੁਸੀ ਹੋਈ। ਓਥਹੁੰ ਰਵਦੇ ਰਹੇ। 

੫0. ਸੁਮੇਰ ਤੇ ਅਚਲ ਪਰ ਸਿੱਧਾਂ ਨਾਲ ਗੋਸ਼ਟ 
ਸਵਾਲਾਖੁ ਪਰਬਤੁ ਲੰਘਿ ਅਗੈ ਸੁਮੇਰ ਜਾਇ ਚੜਿਆ, 


5।। 58000 9800 5॥10। 0 ੬00੧ ੧3॥108।5॥0੫60118.60।। 


170 
ਜਹਾਂ ਮਹਾਂਦੇਵ ਕਾ ਅਸਥਾਨੁ ਥਾੱ। ਤਬ ਆਰੀ ਮਹਾਦੇਓ”, ਅਤੇ ਗੋਰਖ ਨਾਥ, ਅਤੇ ਭਰਥਰੀ, 
ਅਤੇ ਗੋਪੀ ਚੰਦ ਅਤੇ ਚਰਪਟੁ ਬੈਠੇ ਥੇ। ਤਬ ਬਾਬੈ ਜਾਇ 'ਆਦੇਸੁ ! ਆਦੇਸੁ !` ਕੀਤਾ। 
ਬਾਬਾ ਬੈਠਿ ਗਇਆ। ਤਦਹੁੰ ਸਿਧਾਂ ਡਿਬੀ ਦਿਤੀ, ਤਾਂ ਆਖਿਓਨੇ: 'ਜਾਹਿ ਜੀ ਭਰ ਲੇਆਉ'' 
ਕਲੁਜੁਗੁ ਕੈ ਬਾਲਕੇ !' ਤਦਹੁੰ ਬਾਬਾ ਡਿਬੀ ਭਰਣਿ' ਗਇਆ। ਜਾ ਪਾਣੀ ਵਿਚਿ ਪਾਏ, ਤਾਂ 
ਹੀਰੇ ਮੋਤੀ ਵਿਚਿ ਲਗੈ _ਪਵਣਿ। ਤਬ ਗੁਰੂ ਬਾਬੇ ਡਿਬੀ ਧਰਤੀ ਨਾਲਿ ਮਾਰੀ, ਤਬ 
ਠੀਕਰੀਆਂ ਹੋਇ ਗਈਆਂ: ਤਦਹੁੰ ਬਾਬੈ ਠੀਕਰੀਆਂ ਜੋੜੀਆਂ, ਜੋੜਿ ਕੇ ਸਲੋਕ ਦਿਤਾ। 
ਸਲੋਕ ਭੰਨੇ ਘੜੇ ਸਵਾਰੇ ਸੋਇ।। ਨਾਨਕ ਸਚਿ ਬਿਨੁ ਅਵਰ ਨ ਕੋਇ”।।੧।। 
ਤਬ ਮੰਤਰਾਂ ਕੀ ਕਲਾ ਦੂਰਿ ਹੋਈ।। ਤਬ ਡਿਬੀ ਵਿਚਿ ਪਾਣੀ ਪਾਇਆ। _ਤਬ ਪਾਣੀ 
ਪਾਇਆ; ਤਬ ਸਿੱਧਾਂ ਪਾਸਿ ਭਰਿ ਲੈ ਆਇਆ। _ਤਬ ਸਭਨਾ ਸਿੱਧਾਂ ਪਾਣੀ ਪੀਤਾ, ਪਰ 
ਪਾਣੀ ਲਿਖੁਟੇ ਨਾਹੀ। ਤਬ ਮਹਾਂਦੇਉ ਪੁਛਿਆ : ਤੂੰ ਗਿਰਹੀ ਹੈਂ ਕਿ 


'ਾਰਤੰਡ ਤੋਂ ਅਰੀ ਸ਼ਿਵ ਜੀ ਦਾ ਮੰਦਰ 'ਅਮਰਨਾਥ' ਹੈ, ਪਰੰਤੂ ਇਹ ਬਹੁਤ ਦੂਰ ਨਹੀਂ ਹੈ। ਸਵਾਲਾਖ ਪਰਬਤ ਤੋਂ 
ਜਾਪਦਾ ਹੈ ਕਿ ਇਹ ਇਸ਼ਾਰਾ ਕੈਲਾਸ਼ ਵਲ ਹੈ, ਕਿਉਂਕਿ ਇਸਦੇ ਨੇੜੇ ਹੀ ਪਰਬਤ ਜਿਨ੍ਹਾਂ ਤੋਂ ਸੋਨਾ ਲੱਭਦਾ ਹੈ, ਸੁਮੇਰ ਦਾ ਇਸ਼ਾਰਾ 
ਉਨ੍ਹਾਂਪਹਾੜ ਵਲ ਜਾਪਦਾ ਹੈ। ਮਾਨ ਸਰੋਵਰ ਬੀ ਕੈਲਾਸ਼ ਪਾਸ ਹੈ, ਇਹ ਬੋਧੀਆਂ ਤੇ ਹਿੰਦੂਆਂ ਦਾ ਬੜਾ _ਭਾਰੀ_ਤੀਰਥ ਹੈ, 
ਜੋਗੀ ਯਾ ਸਿੱਧ ਏਥੇ ਯਾਤਰਾ ਕਰਨ ਆਏ ਕਿਸੇ ਪੁਰਬ ਪਰ ਸਤਿਗੁਰੂ ਜੀ` ਨੂੰ ਮਿਲੇ ਜਾਪਦੇ ਹਨ। ਕੈਲਾਸ਼ ਸ਼ਿਵਾਂ ਦਾ ਅਸਥਾਨ 
ਜਿਉ 

“ਹਾਂ ਦੇਉ ਕਿਸੇ ਜੋਗੀ ਦਾ ਨਮੁ ਹੈ. ਸਿਵ ਤੋਂ ਮੁਰਾਦ ਨਹੀਂ। ਅਗੈ ਚੱਲ ਕੇ ਮਹਾਂ ਦੇਊ ਬੋਲਦਾ ਹੈ ਤਾਂ ਆਪਣਾ ਨਾਮ 
"ਈਸ਼ਰ' ਬੋਲਦਾ ਹੈ ਈਸਰ ਪਦ 'ਮਹਾਂ ਦੇਉ” ਵਾਸਤੇ ਭੀ ਵਰਤਦੇ ਸਨ। 

੧ ਹਾਲਬਨ ਮੁਰਾਦ ਮਾਨ ਸਰੋਵਰ ਤੋਂ ਭਰਕੇ ਲੈ ਆਉਣ ਦੀ ਹੈ। 

ਇਹ ਸਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਨਹੀਂ ਹੈ, ਸੋ ਗੁਰਬਾਣੀ ਨਹੀਂ ਹੈ। 

ਇਹ ਪਾਠ ਹਾਵਾ: ਨੁ: ਵਿਚ ਦੁਬਾਰਾ ਨਹੀਂ ਹੈ। 


5।। 58000 9800 5॥10। 0 ੬00੧ ੧3108।5॥0੫6011.60।। 


[8 

ਉਦਾਸੀ ਹੈਂ ? ਤਦਹੁੰ ਬਾਬੇ ਆਖਿਆ: 'ਜੋ ਉਦਾਸੀ ਕੇ ਲਛਣ ਕਉਣੁ ਹੈਨਿ' ਅਰੁ ਗਿਰਹੀ 
ਕੇ ਲਛਣ ਕਉਣ ਹੈਨਿ ?' ਤਬ ਮਹਾਦੇਉ ਬੋਲਿਆ: 
ਸਲੋਕੁ।। ਸੋ_ਗਿਰਹੀ ਜੋ_ਨਿਗ੍ਰਹੁ ਕਰੇ।। ਜਪੁ ਤਪੁ ਸੰਜਮੁ ਭੀਖਿਆ ਕਰੇ।। ਪੁੰਨ ਦਾਨ ਕਾ 
ਕਰੇ ਸਰੀਰੁ।। ਸੋ_ਗਿਰਹੀ ਗੰਗਾ ਕਾ _ਨੀਰੁ।। ਬੋਲੈ ਈਸਰੁ ਸਤਿ ਸਰੂਪੁ।। ਪਰਮ ਤੰਤ 
ਮਹਿ ਰੇਖ ਨ ਰੂਪੁ'।।੨।। 
ਤਬ ਗੁਰੂ ਜਬਾਬੁ ਦਿਤਾ:- 
ਮ:੧।। ਕਿਉ ਮਰੇ ਮੰਦਾ ਕਿਉ ਜੀਵੈ ਜੁਗਤਿ।। ਕੰਨ ਪੜਾਇ ਕਿਆ ਖਾਜੈ ਭੁਗਤਿ। । 
ਆਸਤਿ ਨਾਸਤਿ ਏਕੋ ਨਾਉ।। ਕਉਣੁ ਸੁ ਅਖਰੁ ਜਿਤੁ ਰਹੈ ਹਿਆਉ।। ਧੂਪ ਛਾਂਵ ਜੋ ਸਮ 
ਕਰਿ ਸਹੈ।। ਤਾ ਨਾਨਕੁ ਆਖੇ ਗੁਰ ਕੋ_ਕਹੈ।। ਛਿਅ ਵਰਤਾਰੇ _ਵਰਤਹਿ ਪੂਤ। । 
ਨਾ ਸੰਸਾਰੀ ਨਾ _ਅਉਧੂਤ।। _ਨਿਰੰਕਾਰਿ ਜੋ __ਰਹੈਸਮਾਇ।। ਕਾਹੇ _ਭੀਖਿਆ _ਮੰਗਣਿ 
ਜਾਇ੧ ।।੭।। 

ਤਬ ਫਿਰਿ ਗੋਪੀ ਚੰਦੁ ਬੋਲਿਆ, ਗੋਪੀ ਚੰਦ ਉਦਾਸੀ ਥਾ, ਉਦਾਸ ਕਾ ਗੁਣ ਲੈ 
ਬੋਲਿਆ:- 
ਮ:੧।। ਸੋ ਉਦਾਸੀ ਜਿ ਪਾਲੇ ਉਦਾਸੁ।। ਅਰਧ ਉਰਧ ਕਰੇ ਨਿਰੰਜਨ ਵਾਸੁ।। ਚੰਦ ਸੂਰਜ 
ਕੀ ਪਾਏ ਗੰਢਿ।। ਤਿਸੁ ਉਦਾਸੀ ਕਾ ਪੜੈ ਨ ਕੰਧੁ।। ਬੋਲੈ ਗੋਪੀ ਚੰਦੁ ਸਤਿ ਸਰੂਪੁ ! 
ਪਰਮਤੰਤ ਮਹਿ ਰੇਖ ਨ ਰੂਪੁ'।।8।। 
ਤਬ ਬਾਬੇ ਜਬਾਬੁ ਦਿਤਾ:- 

ਤਬ ਗੋਰਖ ਨਾਥੁ ਬੋਲਿਆ, ਰੋਰਖ ਨਾਥ ਅਉਧੂ ਥਾ, ਅਉਧੂਤਾਂ ਕਾ ਲੱਛਣ ਲੈ 
ਬੋਲਿਆ:- 


"ਇਨ੍ਹਾਂ ਸਲੋਕਾਂ ਦੇ ਉਤਰ ਪ੍ਰਸ਼ਨ ਵਿਚੇ ਹੀ ਹਨ. ਪਰ ਸਾਖੀ ਦੇ ਕਰਤਾ ਨੇ ਇਨ੍ਹਾਂ ਦੇ ਉਤਰ ਰਤਨਮਾਲ ਆਦਿ ਤੋਂ ਬੀ 
ਲਏ ਹਨ। 


5।। 58000 9800 5॥10। 0 ੬00੧ ੧3108।5॥0੫6011.60।। 


1 

ਸਲੋਕੁ।। ਸੋ _ਅਉਧੂਤੀ ਜੋ `ਧੂਪੈ ਆਪੁ।। ਭਿਖਿਆ ਭੋਜਨੁ ਕਰੈ ਸੰਤਾਪੁ।। ਅਉਹਨਠ ਪਟਣ 
ਮਹਿ ਭੀਖਿਆ ਕਰੈ।। ਸੋ ਅਉਧੂਤੀ ਸਿਵ ਪੁਰਿ ਚੜੇ।। ਬੋਲੈ ਗੋਰਖੁ ਸਤਿ ਸਰੂਪ।। ਪਰਮ 
ਤੰਤ ਮਹਿ ਰੇਖ ਨ ਰੂਪ। ।੨।। 
ਤਬ ਗੁਰੂ ਜਬਾਬੁ ਦਿਤਾ:- 

ਤਬ ਫਿਰਿ ਚਰਪਟੁ ਬੋਲਿਆ।। ਚਰਪਟੁ ਜੋਗੀ ਥਾ, ਜੋਗ ਕਾ ਗੁਣ ਲੈ ਬੋਲਿਆ 
ਸਲੋਕੁ।। ਸੋ _ਪਾਖੰਡੀ' ਜਿ ਕਾਇਆ _ਪਖਾਲੈ।। _ਕਾਇਆ _ਕੀ ਅਗਨਿ ਬ੍ਰਹਮੁ ਪਰ 
ਜਾਲੈ।। ਸੁਪਨੇ ਬਿੰਦੁ ਨ ਦੇਈ _ਝਰਣਾ।। ਤਿਸੁ ਪਾਖੰਡੀ ਜਰਾ ਨ _ਮਰਣਾ। ਬੋਲੈ 
ਚਰਪਟੁ ਸਤਿ ਸਰੂਪੁ।। ਪਰਮ ਤੰਤ ਮਹਿ ਰੇਖ ਨ ਰੂਪੁ। ।੫।। 
ਤਬ ਗੁਰੂ ਬੋਲਿਆ:- 

ਤਬ ਫਿਰਿ ਭਰਥਰੀ ਬੋਲਿਆ। ਭਰਥਰੀ ਬੈਰਾਗੀ ਥਾ ਬੈਰਾਗ ਕਾ ਗੁਣ ਲੈ ਬੋਲਿਆ 
ਸਲੋਕੁ।। ਸੋ ਬੈਰਾਗੀ ਜਿ ਉਲਟੇ ਬ੍ਰਹਮ।। ਗਗਨ ਮੰਡਲ ਮਹਿ ਰੋਪੈ ਥੰਮੁ।। ਅਹਿਨਿਸਿ 
ਅੰਤਰਿ ਰਹੈ ਧਿਆਨਿ।। ਤੇ ਬੈਰਾਗੀ ਸਤ ਸਮਾਨਿ।। ਬੋਲੈ ਭਰਥਰਿ ਸਤਿ ਸਰੂਪੁ।। ਪਰਮ 
ਤੰਤ ਮਹਿ ਰੇਖ ਨ ਰੂਪੁ।।੬।। 
ਤਬ ਗੁਰੂ ਬਾਬੇ ਜਬਾਬ ਦਿਤਾ- 

ਤਬ ਭਰਥਰੀ ਆਖਿਆ: 'ਨਾਨਕ ! ਤੂੰ ਜੋਗੀ ਹੋਹੁ, ਜੋ ਜੁਗੁ ਜੁਗੁ ਜੀਵਦਾ ਰਹੈ'। 

ਤਬ ਬਾਬੇ ਆਖਿਆ: 'ਜੋਗ ਕਾ ਕਵਣੁ ਰੂਪੁ ਹੈ ?' ਤਬ ਭਰਥਰੀ ਬੋਲਿਆ ਜੋਗ ਕਾ 


(ਕਿ 


ਮੁੰਦਾ ਖਿੰਥਾ ਝੋਲੀ ਡੰਡਾ।। ਸਿੰਡੀ ਨਾਦ ਵਜੈ ਬ੍ਰਹਮੰਡਾ। । 


'ਾਖੰਡੀ-ਜੋਗੀਆਂ ਦਾ ਇਕ ਮਤ, ਅਥਵਾ ਜੈਨੀ ਬੋਧੀ ਆਦਿਕ। 


5।। 58000 9800 5॥10। 0 ੬00੧ ੧3108।5॥0760011.60।। 


173 
ਤਬ ਬਾਬਾ ਬੋਲਿਆ ਸਬਦੁ ਰਾਗੁ ਆਸਾ ਵਿਚ:- 
ਆਸਾ ਮਹਲਾ ੧।।' 
ਗੁਰ ਕਾ ਸਬਦੁ ਮਨੈ ਮਹਿ ਮੁੰਦ੍ਰਾ ਖਿੰਥਾ ਖਿਮਾ ਹਢਾਵਉ।। ਜੋ ਕਿਛੁ ਕਰੈ ਭਲਾ ਕਰਿ 
ਮਾਨਉਂ ਸਹਜ ਜੋਗ ਨਿਧਿ ਪਾਵਉ। ।੧।। ਬਾਬਾ ਜੁਗਤਾ ਜੀਉ ਜੁਗਹ ਜੁਗ ਜੋਗੀ ਪਰਮਤੰਤ 
ਮਹਿ ਜੋਗੰ।। ਅੰਮ੍ਰਿਤ ਨਾਮੁ ਨਿਰੰਜਨ ਪਾਇਆ ਗਿਆਨ ਕਾਇਆ ਰਸ ਭੋਗੀੰ।।੧।। ਰਹਾਉ। । 
ਸਿਵ ਨਗਰੀ ਮਹਿ 


ਭਾਈ ਗੁਰਦਾਸ ਜੀ ਨੇ ਇਸ ਮੁਬਾਹਸੇ ਦਾ ਹਾਲ ਇਝ ਦਿਤਾ- 

ਬਾਬੇ ਡਿਠੀ ਪਿਰਥਮੀ ਨਵੈ ਖੰਡ ਜਿਥੈ ਤਕ ਆਹੀ। ਫਿਰ ਜਾ ਚੜ੍ਹਿਆ ਸੁਮੇਰ ਪਰ ਸਿਧ ਮੰਡਲੀ ਦਿਸਟੀ ਆਈ। 
ਚਉਰਸੀਹ ਸਿਧਿ ਗੋਰਖਾਦਿ ਮਨ ਅੰਦਰ ਗਿਣਤੀ ਵਰਤਾਈ। ਸਿਧ ਪੁਛਣ ਸੁਣ ਬਾਲਿਆ ਕੌਣ ਸ਼ਕਤਿ ਤੁਹਿ ਏਥੇ ਲਿਆਈ। ਹਉਂ 
ਜਪਿਆ ਪਰਮੇਸਰੋ ਭਾਉ ਭਗਤਿ ਸੰਤ ਤਾੜੀ ਲਾਈ। ਆਖਣ ਸਿਧ ਸੁਣ ਬਾਲਿਆ ਅਪਣਾ ਨਾਉ ਤੁਮ ਦੇਹੁ ਬਤਾਈ। ਬਾਬਾ ਆਖੇ 
ਨਾਥ ਜੀ ਨਾਨਕ ਨਾਮ ਜਾਪੇ ਗਤਿ ਪਾਈ। ਨੀਚ ਕਹਾਇ ਉਚ ਘਰ ਆਈ। ।੨।। ਫਿਰ ਪੁਛਣ ਸਿਧ ਨਾਨਕਾ ਮਾਤਲੋਕ ਵਿਚ ਕਯਾ 
ਵਰਤਾਰਾ। ਸਭਸਿੱਧੀਂ ਏਹ ਬੁੱਝਿਆ ਕਲਿ ਤਾਰਣ ਨਾਨਕ ਅਵਤਾਰਾ। ਬਾਬੇ ਕਹਿਆ ਨਾਥ ਜੀ_ਸੌਚ ਚੰਦ੍ਰਮਾ ਕੂੜ ਅੰਧਾਰਾ। ਕੂੜ 
ਅਮਾਵਸ ਵਰਤਿਆ ਹਉਭਾਲਣ ਚੜ੍ਹਿਆ ਸੰਸਾਰਾ। ਪਾਪ ਗਿਰਾਸੀ ਪਿਰਥਮੀ ਧੌਲ ਖੜਾ ਧਰ ਹੇਠ ਪੁਕਾਰਾ। ਸਿਧ ਛਪ ਬੈਠੇ ਪਰਬਤੀਂ 
ਕੋਣ ਜਗਤ ਕਉਪਾਰ ਉਤਾਰਾ। ਜੋਗੀ ਗਯਾਨ ਵਿਹੂਣਿਆ ਨਿਸਦਿਨ ਅੰਗ ਲਗਾਇਨ ਛਾਰਾ। ਬਾਝ ਗੁਰੂ ਡੁੱਬਾ ਜਗ ਸਾਰਾ।੨੯।। 
ਕਲ ਆਈ ਕੁਤੇ ਮੁਹੀ ਖਾਜ ਹੋਆ ਮੁਰਦਾਰ ਗੁਸਾਈ। ਰਾਜੇ ਪਾਪ ਕਮਾਂਵਦੇ ਉਲਟੀ ਵਾੜ ਖੇਤ ਕਉ ਖਾਈ।। ਪਰਜਾ ਅੰਧੀ ਗਯਾਨ 
ਬਿਨ ਕੁੜ ਕੁਸੱਤ ਮੁਖਹੁ ਆਲਾਈ। ਚੇਲੇ ਸਾਜ ਵਜਾਇੰਦੇ ਨੱਚਣ ਗੁਰੁ ਬਹੁਤ ਬਿਧ ਭਾਈ। ਸੇਵਕ ਬੈਠਣ ਘਰਾਂ ਵਿਚ ਗੁਰ ਉਠ 
ਘਰੀਂ ਤਿਨਾੜੇ ਜਾਈ। ਕਾਜੀ ਹੋਏ ਰਿਸ਼ਵਤੀ ਵੱਢੀ ਲੈ ਕੇ ਹੱਕ ਗਵਾਈ। ਇਸਤ੍ਰੀ ਪੁਰਖੈ ਦਾਮ ਹਿਤ ਭਾਵੇਂ ਆਇ ਕਿਥਾਊਂ ਜਾਈ। 
ਵਰਤਿਆ ਪਾਪ ਸਭਸ ਜਗ ਮਾਂਹੀ।੩0।। ਸਿੱਧੀ ਮਨੇ ਬਿਚਾਰਿਆ ਕਿਵੇਂ ਦਰਸ਼ਨ ਏਹ ਲੇਵੈ ਬਾਲਾ। ਐਸਾ ਜੋਗੀ ਕਲੀ ਮਹਿ ਹਮਾਰੇ 
ਪੰਥਕਰੇ ਉਜਿਆਲਾ। _ਖੰਪਰ ਦਿਤਾ ਨਾਥ ਜੀ ਪਾਣੀ ਭਰ ਲੈਵਣ ਉਠ ਚਾਲਾ। ਬਾਬਾ ਆਯਾ _ਪਾਣੀਐ ਡਿਠੇ ਰਤਨ ਜਵਾਹਰ 
ਲਾਲਾ। ਸਤਿਗੁਰੂ ਅਗਮ ਅਗਾਧ ਪੁਰਖ ਕਿਹੜਾ ਝੱਲੇਗੁਰ ਦੀ ਝਾਲਾ। ਫਿਰ ਆਯਾ ਗੁਰ ਨਾਥ ਜੀ ਪਾਣੀ ਠਉੜ ਨਹੀਂ ਉਸ 
ਤਾਲਾ। ਸਬਦ ਜਿਤੀ ਸਿਧਿ ਮੰਡਲੀ ਕੀਤੋਸੁ ਅਪਨਾ ਪੰਥ ਨਿਰਾਲਾ। ਕਲਿ ਜੁਗ ਨਾਨਕ ਨਾਮ ਸੁਖਾਲਾ। ।੩੧। । 


5।। 58000 9800 5॥10। 0 ੬00੧ ੧3੧08।5॥0੫60118.60।। 


174 

ਆਸਣਿ ਬੈਸਉ ਕਲਪ ਤਿਆਗੀ ਬਾਦੰ।। ਸਿੰਭੀ ਸਬਦੁ ਸਦਾ ਧੁਨਿ ਸੋਹੈ ਅਹਿਨਿਸਿ ਪੂਰੇ 
ਨਾਦੰ।।੨।। ਪਤੁ ਵੀਚਾਰੁ ਗਿਆਨ ਮਤਿ ਡੰਡਾ ਵਰਤਮਾਨ ਬਿਭੂਤੰ।। ਹਰਿ ਕੀਰਤਿ ਰਹਰਾਸਿ 
ਹਮਾਰੀ ਗੁਰਮੁਖਿ ਪੰਥੁ ਅਤੀਤੰ।।੩।। ਸਗਲੀ ਜੋਤਿ ਹਮਾਰੀ ਸੰਮਿਆ ਨਾਨਾ ਵਰਨ ਅਨੇਕੰ। । 
ਕਹੁ ਨਾਨਕ ਸੁਣਿ ਭਰਥਰਿ ਜੋਗੀ ਪਾਰਬ੍ਰਹਮ ਲਿਵ ਏਕੰ। ।੪। ।੩। ।੩੭। । 

ਤਦਹੁੰ ਸਿਧ ਬੋਲੇ “ਨਾਨਕ ! ਤੂ ਅਚਲ' ਚਲੁ, ਮੇਲਾ ਹੈ ਦਰਸਨੁ ਸਿਧਾਂ ਕਾ ਮੇਲਾ” 
ਹੈ'। ਤਬ ਬਾਬੈ ਆਖਿਆ: 'ਅਚਲੁ ਕਿਤਨਿਆਂ ਦਿਨਾਂ ਕੀ ਵਾਟ ਹੈ ?' ਤਬ ਸਿਧ ਬੋਲੇ 
ਨਾਨਕ ! ਅਚਲੁ ਤਿਹੁ ਦਿਨਾਂ ਦਾ ਪੈਂਡਾ ਹੈ, ਅਸਾਡਾ ਹੈ ਜੋ ਪਉਣ ਕੀ ਚਾਲ ਚਲਤੇ ਹਾਂ`। 
ਤਬ ਬਾਬੈ ਆਖਿਆ: 'ਤੁਸੀਂ ਚਲਹੁ, ਅਸੀਂ ਧੀਰੇ ਭਾਇ ਆਵਹਿੰਗੇ'। ਤਬ ਸਿਧ ਉਥਹੁੰ ਚਲੇ। 
ਤਬ ਪਿਛਹੁੰ ਬਾਬਾ ਭੀ ਚਲਿਆ ਮਨਸਾ ਕੀ ਚਾਲੂ, ਇਕ ਪਲ ਮਹਿ ਗਇਆ। ਆਇ ਬੋੜ 
ਤਲੈ ਬੈਠਾ। ਪਿਛਹੁੰ ਸਿਧ ਆਏ। ਜਾਂ ਦੇਖਨਿ ਤਾਂ ਅਗੈ ਬੈਠਾ ਹੈ ! ਤਬ ਸਿਧਾਂ ਪੁਛਿਆ; 
ਏਹ ਕਦਿ ਕਾ ਆਇਆ ਹੈ ?' ਤਬ ਅਰਹੁ ਸਿਧਾਂ ਕਹਿਆ: 'ਜੋ ਇਸ ਨੋਂ ਆਇਆਂ 
ਆਜੁ ਤੀਸਰਾ ਦਿਨੁ ਹੋਆ ਹੈ'। ਤਬ ਸਿਧ ਹੈਰਾਨੁ ਹੋਇ ਗਏ। 

ਤਦਹੁੰ ਪਿਆਲੇ ਕਾ ਵਖਤੁ ਹੋਯਾ, ਸੁਰਾਹੀ ਫਿਰੀ। ਤਬ ਬਾਬੈ ਪਾਸਿ ਭੀ ਲੈ ਆਏ। 
ਤਬ ਬਾਬੈ ਪੁਛਿਆ: 'ਏਹੁ ਕਿਆ ਹੈ ?' ਤਬ ਸਿਧਾਂ ਆਖਿਆ 'ਏਹੁ ਸਿਧਾਂ ਕਾ ਪਿਆਲਾ ਹੈ 
?' ਤਬ ਸਿੱਧਾਂ ਆਖਿਆ: 'ਇਸ ਵਿਚਿ ਗੁੜ ਅਤੈ ਧਾਵੈ ਕੈ ਫੁਲ ਪਾਏ ਹੈਨਿ”'। 


ਇਹ ਵਟਾਲੇ ਤੋਂ ਤ੍ਰੀਹ ਕੁ ਮੀਲ ਪਰੇ ਜੋਗੀਆਂ ਦਾ ਪੁਰਾਣਾ ਟਿਕਾਣਾ ਸੀ ਤੇ ਹੁਦ ਬੀ ਹੈ। ਗੁਰੂ ਜੀ ਦੇ ਬੈਠਣ ਦੀ ਥਾਵੇਂ 
ਗੁਰਦੁਆਰਾ ਭੀ ਹੈ। 

"ਦੂਜੀ ਵਾਰ ਪਾਠ 'ਮੈਲਾ' ਹਾ: ਬਾ: ਨੁਸਖੇ ਵਿਚ ਨਹੀਂ। 

੧੩ ਧਾਵਿਆਂ ਤੋਂ ਸ਼ਰਾਬ ਬਣਦੀ ਹੈ। ਜੋਗੀ ਸ਼ਰਾਬ ਪੀਤਾ ਕਰਦੇ ਸਨ। 


5।। 58000 9800 5॥10। 0 ੬00੧ ੧3108।5॥0੫6011.60।। 


[੮ 
ਤਬ ਬਾਬਾ ਬੋਲਿਆ ਸਬਦ ਰਾਗੁ ਆਸਾ ਸਬਦੁ ਮ:੧। ।- 
ਗੁੜ ਕਰਿ ਗਿਆਨੁ ਧਿਆਨੁ ਕਰਿ ਧਾਵੈ ਕਰਿ ਕਰਣੀ ਕਸੁ ਪਾਈਐ।। ਭਾਠੀ ਭਵਨੁ ਪ੍ਰੇਮ 
ਕਾ ਪੋਚਾ ਇਤੁ ਰਸਿ ਅਮਿਉ ਚੁਆਈਐ।।੧।। ਬਾਬਾ ਮਨੁ ਮਤਵਾਰੋ ਨਾਮੁ ਰਸੁ ਪੀਵੈ ਸਹਜ 
ਰੰਗਿ ਰਚਿ ਰਹਿਆ।। ਅਹਿਨਿਸਿ ਬਨੀ ਪ੍ਰੇਮ ਲਿਵਲਾਗੀ ਸਬਦੁ ਅਨਾਹਦੁ ਗਹਿਆ। ।੧।। 
ਰਹਾਉ। । ਪੂਰਾ ਸਾਚੁ ਪਿਆਲਾ ਸਹਿਜੇ ਤਿਸਹਿ ਪੀਆਏ ਜਾਕਉ ਨਦਰਿ ਕਰੇ।। ਅੰਮ੍ਰਿਤ ਕਾ 
ਵਾਪਾਰੀ ਹੋਵੈ ਕਿਆ ਮਦਿ ਛੂਛੇ ਭਾਉ ਧਰੇ।।੨।। ਗੁਰ ਕੀ ਸਾਖੀ ਅੰਮ੍ਰਿਤ ਬਾਣੀ ਪੀਵਤ 
ਹੀ ਪਰਵਾਣੁ ਭਇਆ।। ਦਰ ਦਰਸਨ ਕਾ ਪ੍ਰੀਤਮੁ ਹੋਵੈ ਮੁਕਤਿ ਬੈਕੁੰਠੈ ਕਰੈ ਕਿਆ। ।੩। । 
ਸਿਫਤੀ ਰਤਾ ਸਦ ਬੈਰਾਗੀ ਜੂਐ ਜਨਮੁ ਨ ਹਾਰੇ।। ਕਹੁ ਨਾਨਕ ਸੁਣਿ ਭਰਥਰਿ ਜੋਗੀ 
ਖੀਵਾ ਅੰਮ੍ਰਿਤ ਧਾਰੇ। ।੪। ।੩੮। । 
ਤਬ ਸਿਧਾਂ 'ਆਦੇਸ ! ਆਦਿਸੁ' ਕੀਤਾ।। ਤਬ ਬਾਬਾ ਬੋਲਿਆ: 'ਆਦਿ ਪੁਰਖ 
ਕਉ ਆਦੇਸੁ'।' ਓਥਹੁੰ ਰਵਦਾ ਰਹਿਆ। ਬੋਲਹੁ ਵਾਹਿਗੁਰੂ। 
ਸਿਧ ਗੋਸਟ ਨਾਮ ਦੀ ਬਾਣੀ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ_ਵਿਚ_ਹੈ। ਸਿੱਧਾਂ ਨਾਲ ਚਰਚਾ ਹੋਈ ਸੀ, ਓਹ ਪ੍ਰਸ਼ਨ 
ਜਨਮ ਸਾਖੀ 


ਸੀ 
ਉਤਰ ਗੁਰੂ ਨਾਨਕ ਜੀ ਦੀ ਆਪਣੀ ਰਚਨਾ ਹੈ। ਅਚਲ ਵਟਾਲੇ ਦੇ ਹਾਲਾਤ ਇਥੇ ਲਿਖੇ ਹਾਲਤ ਨਾਲੋਂ ਵਧੇਰੇ ਇਸ 
ਤੋਂ ਪੁਰਤਾਨ ਲਿਖਣ ਹਾਰੇ ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਵਿਚ ਦਿਤੇ ਹਨ। 


5।। 58000 9800 5॥10। 0 ੬00੧ ੧3॥108।5॥0੫60118.60।। 


176 


ਚਉਥੀ ਉਦਾਸੀ 
੫੧.ਚਉਥੀ ਉਦਾਸੀ ਪਛਮ ਦੀ, 
ਮੱਕਾ 
ਚਉਥੀ ਉਦਾਸੀ ਪੱਛਮ ਕੀ ਹੋਈ। 


ਪੈਰ ਖੰਉਂਸਾ ਚੰਮ ਕੀਆਂ, ਅਤੇ ਚੰਮ ਕੀ ਸੁਥਣਿ। ਗਲ ਵਿਚਿ ਹਡੀਆਂ ਕੀ ਮਾਲਾ, 
ਮੱਥੇ ਟਿਕਾ ਬਿੰਦੀ ਕਾ. ਬਾਲਕਾਂ ਵਿਚ ਖੇਡੇ, ਤਬ ਨੀਲੇ ਬਸਤ੍ਰ ਥੇ, ਖੇਡਦਾ ਖੇਡਦਾ ਹਜ” 
ਵਿਚਿ ਆਇ ਨਿਕਲਿਆ। ਤਦਹੁੰ ਇਕੁ ਹਾਜੀ ਮਿਲਿਆ, ਰਾਤਿ ਇਕਠੇ ਰਹੇ। ਤਬ ਹਾਜੀ 
ਪੁਛਿਆ ਆਖਿਓਸੁ 'ਏ ਦਰਵੇਸ਼ ! ਤੇਰੈ ਕਾਸਾ ਲਕੜੀ ਚੰਮੜੀ, ਭੰਗੜੀ ਕੁਛੁ ਨਾਹੀ, ਤੂੰ 
ਹਿੰਦੂ ਹੈਂ ਕਿ ਮੁਸਲਮਾਨੁ ਹੈਂ ?' ਤਬ ਬਾਬਾ ਬੋਲਿਆ, ਸਬਦੁ ਰਾਗੁ ਤਿਲੰਗ ਵਿਚਿ, ਮ:੧- 
ਭਉ ਤੇਰਾ ਭਾਂਗ ਖਲੜੀ ਮੇਰਾ ਚੀਤੁ।। ਮੈਂ ਦੇਵਾਨਾ ਭਇਆ ਅਤੀਤੁ।। ਕਰ ਕਾਸਾ ਦਰਸਨ 
ਕੀ ਭੂਖ।। ਮੈ ਦਰਿ ਮਾਗਉ ਨੀਤਾ ਨੀਤ।।੧।। ਤਉ ਦਰਸਨ ਕੀ ਕਰਉ ਸਮਾਇ।। ਮੇ 
ਦਰਿ _ਮਾਗਤੁ _ਭੀਖਿਆ _ਪਾਇ।।੧।। _ਰਹਾਉ।। _ਕੇਸਰਿ ਕੁਸਮ ਮਿਰਗ ਮੇ 
ਹਰਣਾ ਸਰਬ ਸਰੀਰੀ ਚੜਣਾ।। ਚੰਦਨ ਭਗਤਾ ਜੋਤਿ ਇਨੇਹੀ ਸਰਬੇ ਪਰਮਲੁ ਕਰਣਾ। ।੨।। 
ਘਿਅਪਟ ਭਾਂਡਾ ਕਹੈ ਨ ਕੋਇ।। ਐਸਾ ਭਗਤੁ ਵਰਨ ਮਹਿ ਹੋਇ। । ਤੇਰੇ ਨਾਮਿ ਨਿਵੇ ਰਹੈ 
ਲਿਵਲਾਇ।। ਨਾਨਕ ਤਿਨ ਦਰਿ ਭੀਖਿਆ ਪਾਇ। ।੩।।੧।।੨ 


“ਹਜ ਤੋਂ ਮੁਰਾਦ ਹੱਜ ਨੂੰ ਜਾਣ ਵਾਲ ਕਾਫ਼ਲੇ ਤੋਂ ਹੈ। 


5।। 58000 9800 5॥10। 0 €00॥ ੧੧3॥108।5॥0੫60118.60।। 


177 
ਤਬ ਫਿਰਿ ਹਾਜੀ ਕਹਿਆ: 'ਜੀ ! ਅਸੀਂ ਇਸ ਦੁਨੀਆਂ ਵਿਚਿ ਰਹੰਦੇ ਹਾਂ, ਅਸਾਡੇ ਕਿਆ 
ਹਵਾਲੂ ਹੋਵੈਗਾ? ਤਬ ਬਾਬਾ ਬੋਲਿਆ ਸਬਦੁ ਰਾਗੁ ਤਿਲੰਗ ਵਿਚਿ ਮ: ੧ - 
ਤਿਲੰਗ ਮਹਲਾ ੫ ਘਰੁ ੧।। 
੧ਉੱ ` ਸਤਿਗੁਰ ਪ੍ਰਸਾਦਿ। । 
ਖਾਕ ਨੂਰ _ਕਰਦੰ ਆਲਮ _ਦੁਨੀਆਇ।। ਅਸਮਾਨ ਜਿਮੀ ਦਰਖਤ ਆਬ _ਪੇਦਾਇਸਿ 
ਖੁਦਾਇ। ।੧।। ਬੰਦੇ ਚਸਮ ਦੀਦੰ ਫਨਾਇ।। ਦੁਨੀਆ ਮੁਰਦਾਰ ਖੁਰਦਨੀ ਗਾਫਲ ਹਵਾਇ। । 
ਰਹਾਉ।। ਗੈਬਾਨ ਹੈਵਾਨ ਹਰਾਮ ਕੁਸਤਨੀ ਮੁਰਦਾਰ ਬਖੋਰਾਇ।। ਦਿਲ ਕਬਜ _ਕਬਜਾ 
ਕਾਦਰੋ ਦੋਜਕ ਸਜਾਇ। ।੨।। ਵਲੀ ਨਿਆਮਤਿ ਬਿਰਾਦਰਾ ਦਰਬਾਰ ਮਿਲਕ ਖਾਨਾਇ। । ਜਬ 
ਅਜਰਾਈਲੁ ਬਸਤਨੀ ਤਬ ਚਿਕਾਰੇ ਬਿਦਾਇ।।੩।। ਹਵਾਲ ਮਾਲੂਮ ਕਰਦੰ ਪਾਕ ਅਲਾਹ। । 
ਬੁਗੋ ਨਾਨਕ ਅਰਦਾਸਿ ਪੇਸਿ ਦਰਵੇਸ ਬੰਦਾਹ।।੪।।੧।। 
ਤਬ ਓਥਹੁੰ ਚਲੇ। ਮੱਕੇ ਨੂੰ ਰਵਦੇ ਰਹੈ। ਰਾਹ ਵਿਚ ਆਏ, ਤਾ ਬਦਲੀ ਉਪਰਿ ਹੋਇ 
ਚਲੀ। ਤਬ ਹਾਜੀ ਡਿਠਾ, ਆਖਿਓਸੁ: 'ਜੁ ਇਹਿ ਬਦਲੀ ਮੇਰੇ ਉਤੇ ਹੈ'। ਤਾਂ ਆਖਣਿ ਲਗਾ, 
ਜੋ ਹਿੰਦੂ ਤਾਂ ਮੌਕੇ ਨੂੰ ਕੋਈ ਨਾਹੀ ਗਇਆ, ਤੂ ਮੇਰੇ ਨਾਲਿ ਚਲੁ ਨਾਹੀ। ਅਗੈ ਹੋਹੁ, ਕਿ 
ਪਿਛੈ ਹੋਹੁ '। ਤਬ ਬਾਬੈ ਆਖਿਆ: 'ਭਲਾ ਹੋਵੈ ਜੀ, ਤੁਸੀਂ ਅਗੈ ਚਲਹੁ'। ਤਬ ਉਹੁ ਆਗੈ 
ਹੋਇਆ। ਜਾਂ ਇਹੁ ਫਿਰਿ ਦੇਖੇ, ਤਾਂ ਨਾ ਬਾਬਾ ਹੈ, ਅਤੇ ਨਾ ਉਹੁ ਬਦਲੀ ਹੈ। ਤਬ ਹਾਜੀ 
ਲਗਾ ਹਥ ਫਾਟਣਿ। ਤਾਂ ਆਖਿਓਸੁ ਜੋ 'ਖੁਦਾਇ ਕਾ ਦੀਦਾਰੁ ਹੋਆ ਆਹਾ, ਪਰੁ ਝਲਿ 
ਨ ਸਕਿਓ, ਛਲਿ ਗਇਆ'। ਤਬ ਬਾਬਾ 


ਇਹ ਸ਼ਬਦ ਸ੍ਰੀ ਪੰਚਮ ਪਾਤਸ਼ਾਹ ਜੀ ਦਾ ਹੈ, ਪੋਥੀ ਵਿਚ ਮਹਲਾ ੧ ਲਿਖਿਆ, ਇਹ ਕਰਤਾ ਜਾਂ ਉਤਾਰੇ ਵਾਲੇ ਦੀ ਭੁੱਲ ਹੈ। 


5।। 58000 9800 5॥10। 0 ੬00੧ ੧3108।5॥0੫6011.60।। 


178 


ਮੱਕੇ ਵਿਚਿ ਜਾਇ ਵੜਿਆ ਹੋਇਆ'। ਤਬ ਅਗੇ ਕਿਤਾਬਾਂ ਵਿਚਿ ਲਿਖਿਆ ਆਹਾ: ਜੋ ਇਕਿ ਨਾਨਕ 
ਦਰਵੇਸੁ ਆਵੇਗਾ, ਤਾਂ ਮੌਕੇ ਦੇ ਖੂਹ ਵਿਚਿ ਪਾਣੀ ਪੈਦਾ ਹੋਵੇਗਾ। ਤਬ ਬਾਬਾ ਮੱਕੇ ਵਿਚਿ ਜਾਇ 
ਵੜਿਆ ਜਾਇ ਕਰਿ ਸੋਇ ਰਹਿਆ। ਪੈਰਿ 


"ਦ 'ਹੋਆ' ਹਾ: ਬਾ: ਨੁਸਖੇ ਵਿਚ ਨਹੀਂ ਹੈ। 


ਭਉ ਗੁਰਦਾਸ ਜੀ ਤੀਸਰੀ, ਚੌਥੀ, ਪੰਜਵੀਂ ਤੇ ਛੇਵੀਂ ਪਤਾਸ਼ਾਹੀ ਦੇ ਸਮੇਂ ਪ੍ਰਸਿੱਧ ਗੁਰਸਿੱਖ, ਲਿਖਾਰੀ, ਕਵੀ ਤੇ ਮਹਾਨ ਗੁਰਮੁਖ ਹੋਏ ਹਨ: ਇਸ 
ਵੇਲੇ ਦੇ ਮੁਤੌਅਲਕ ਜੋ ਕੁਛ ਉਹ ਲਿਖ ਗਏ ਹਨ, ਸੋ ਇਸ ਪੋਥੀ ਤੋਂ ਮੁਹਰਲੀ ਵਾਕਫੀ ਹੈ। ਇਸ ਲਈ ਉਹਨਾਂ ਦਾ ਲੇਖ ਏਥੇ ਦੇਣਾ ਪਾਠਕਾਂ ਨੂੰ ਉਸ 
ਵੇਲੇ ਦੇ ਹਾਲਾਤ ਵਧੀਕ ਪੁਰਾਣੇ ਤੇ ਸੇੱਚੇ ਮਾਲੂਮ ਕਰਨ ਵਿਚ ਸਹਾਈ ਹੋਊ। ਇਸ ਸਾਖੀ ਵਾਲਾ ਲਿਖਦਾ ਹੈ ਕਿ ਸੁਮੇਰ ਤੋਂ ਗੁਰੂ ਜੀ ਮਨਸਾ ਕੀ ਚਾਲ 
ਅਚਲ ਵਟਾਲੇ ਆਏ ਪਰ ਭਾਈ ਗੁਰਦਾਸ ਜੀ ਲਿਖਦੇ ਹਨ ਕਿ ਸ਼ਿਵਰਾਤ ਦਾ ਮੇਲਾ ਸੁਣਕੇ ਗੁਰੂ ਜੀ ਅਚਲ ਆਏ। ਫਿਰ ਅਚਲ ਦਾ ਹਾਲ ਵਿਸਥਾਰ 
ਨਾਲ਼ ਦੱਸਦੇ ਹਨ। ਇਸ ਤੋਂ ਪਤਾ ਲਗਦਾ ਹੈ ਕਿ ਸਿਧ ਗੋਸਟ ਇਥੇ ਹੀ ਹੋਈ, ਨਾਲੇ ਸਿਧ ਗੋਸ਼ਟ ਦੇ ਅਰਥ ਕਰਨ ਵਿਚ ਜੋ ਅਕਸਰ ਗਯਾਨੀ ਭੁੱਲ 
ਕਰਦੇ ਆਏ ਹਨ ਕਿ 'ਸ੍ਰੀ ਗੁਰੂ ਜੀ ਬਹਿਸ ਕਰਨ ਜੋਗੀਆਂ ਨਾਲ ਗਏ ਸਨ' ਉਹ ਦਰੁਸਤ ਹੋ ਜਾਂਦੀ ਹੈ। ਭਾਈ ਗੁਰਦਾਸ ਜੀ ਦਸਦੇ ਹਨ ਕਿ 'ਗੋਸਟ 
ਕਰਨ ਗੁਰੂ ਜੀ ਸਿਧ ਮੰਡਲੀ ਵਿਚ ਨਹੀਂ ਗਏ, ਪਰ ਸਿਧ ਗੁਰੂ ਜੀ ਦੇ ਦੀਵਾਨ ਵਿਚ ਆਏ' ਇਹੋ ਗੱਲ ਸਿਧ ਗੋਸਟ ਤੋਂ ਸਾਬਤ ਹੁੰਦੀ ਹੈ: 'ਸਿਧ ਸਭਾ 
ਕਰਿ ਆਸਣਿ ਬੈਠੇ'। ਕਿ ਸਿਧ ਸਭਾ ਵਿਚ ਆਸਣ ਕਰਕੇ (ਲਾ ਕੇ) _ਬੈਠੇ. ਅਰਥਾਤ ਉਹ ਬਾਹਰੋਂ ਆਏ ਸਨ। 

ਸਿਧ ਗੋਸ਼ਟ ਦੇ ਅਖੀਰ ਗੁਰੂ ਜੀ ਦਸਦੇ ਹਨ ਕਿ 'ਮਾਗਹਿ ਨਾਮਿ ਪਾਇ ਇਹ ਭਿਖਿਆ ਤੇਰੇ ਦਰਸਨ ਕਉ ਕਰਬਾਣੈ' ਅਰਥਾਤ ਸਾਧਿਕ ਸਿਧ ਚੇਲੇ 
ਬੀ ਤੇ ਸਿਧ ਬੀ. 'ਨਾਮੁ' ਮੰਗਲ ਦੀ ਖੇਰ ਮੰਗਦੇ ਹਨ। ਸੋ_ਭਾਈ ਜੀ ਕਹਿੰਦੇ ਹਨ-'ਸ਼ਬਦ ਸ਼ਾਂਤਿ ਸਿਧਾਂ ਵਿਚ ਆਈ'। ਭਾਵ ਇਹ ਕਿ ਹਨ ਯੋਗ ਛੱਡ 
ਕੇ ਸਿਧ ਗੁਰੂ ਨਾਨਕ ਦੇਵ ਜੀ ਦੇ ਆਦਰਸ਼ ਸਬਦ ਸਿਮਰਨ ਦੀ ਸ਼ਾਂਤੀ ਨੂੰ ਪ੍ਰਾਪਤ ਹੋਏ। 

ਭਾਈ ਗੁਰਦਾਸ ਜੀ ਤੋਂ ਹੀ ਪਤਾ ਲਗਦਾ ਹੈ ਕਿ ਵਟਾਲੇ ਤੋਂ ਉੱਠ ਕੇ ਗੁਰੂ ਜੀ ਮੁਲਤਾਨ ਗਏ ਹਨ। 

ਜਨਮ ਸਾਖੀ ਤੋਂ ਇਹ ਪਤਾ ਨਹੀਂ ਲਗਦਾ ਕਿ ਕਿਤਨਾਂ ਕੁ ਗੁਰੂ ਨਾਨਕ ਦੇਵ ਜੀ ਦਾ 'ਵਾਹਿਗੁਰੂ ਪ੍ਰੇਮ ਦਾ ਸੋਹਿਲਾ' ਪ੍ਰਚਾਰ ਪਾ ਗਿਆ ਸੀ. ਅਤੇ 
ਕਰਤਾਰ ਪੁਰੇ ਵਿਚ ਕੈਸਾ ਅੰਮ੍ਰਿਤ ਦਾ ਪਰਵਾਹ ਚਲਦਾ ਸੀ। ਇਹ ਪਤਾ ਬੀ ਭਾਈ ਗੁਰਦਾਸ ਜੀ ਤੋਂ ਲਗਦਾ ਹੈ, ਇਸ ਲਈ ਵਾਰ ੧ ਦੀ ੩੨ ਵੀਂ 
ਪਉੜੀ ਤੋਂ ੪੫ ਪਉੜੀ ਤਕ ਏਥੇ ਦੇਂਦੇ ਹਾਂ-- 
ਬਾਬਾ ਫਿਰਿ ਮਕੇ ਗਇਆ ਨੀਲ ਬਸਤ੍ਰ ਧਾਰੇ ਬਨਵਾਰੀ। ਆਸਾ ਹਥਿ ਕਿਤਾਬ ਕਛਿ ਕੂਜਾ ਬਾਗ ਮੁਸਲਾ ਧਾਰੀ। ਬੈਠਾ ਜਾਇ ਮਸੀਤ ਵਿਚ ਜਿਥੇ ਹਾਜੀ 
ਹਿਜ ਗੁਜਾਰੀ। ਜਾਂ ਬਾਬਾ ਸੁਤਾ ਰਾਤਿ ਨੌ ਵਲਿ ਮਹਿਰਾਬੇ ਪਾਇ ਪਸਾਰੀ। ਜੀਵਣਿ ਮਾਰੀ ਲਤਿ ਦੀ ਕੇੜ੍ਹਾ ਸੁਤਾ ਕੁਫ਼ਰ ਕੁਫਾਰੀ। ਲਤਾਂ ਵਲਿ ਖੁਦਾਇ ਦੇ 
ਕਿਉਂ ਕਰਿ ਪਇਆ ਹੋਇ ਬਜਗਾਰੀ। ਟੰਗੋਂ ਪਕੜਿ ਘਸੀਟਿਆ ਫਿਰਿਆ ਮਕਾ ਕਲਾ ਦਿਖਾਰੀ। ਹੋਇ ਹੈਰਾਨੁ ਕਰੇਨਿ ਜੁਹਾਰੀ।।੩੨।। ਪੁਛਣਿ ਗਲ 
ਈਮਾਨ ਦੀ ਕਾਜ਼ੀ ਮੁਲਾਂ ਇਕਠੇ ਹੋਈ। ਵਡਾ ਸਾਂਗ ਵਰਤਾਇਆ ਲਖਿ ਨ ਸੱਕੇ ਕੁਦਰਤਿ ਕੋਈ। ਪੁਛਣਿ ਫੋਲਿ ਕਿਤਾਬ ਨੌ ਹਿੰਦੂ ਵੱਡਾ ਕਿ ਮੁਸਲਮਨੋਈ। 
ਬਾਬਾ ਆਖੇ ਹਾਜੀਆਂ ਸ਼ੁਭ ਅਮਲਾਂ ਬਾਝੋਂ ਦੋਵੇਂ ਰੋਈ।ਹਿੰਦੂ ਮੁਸਲਮਾਨ ਦੁਇ ਦਰਗਹਿ ਅੰਦਰ ਲੈਨਿ ਨ ਢੋਈ। ਕਚਾ ਰੰਗੁ ਕੁਸੁੰਭ ਕਾ ਪਾਣੀ ਧੋਤੇ ਥਿਰ ਨ 
ਰਹੋਈ। ਕਰਨਿ ਬਖੀਲਖ ਆਪ ਵਿਚਿ ਰਾਮ ਰਹੀਮ ਇਕ ਥਾਇ ਖਲੋਈ। ਰਾਹ ਸੈਤਾਨੀ ਦੁਨੀਆ ਗੋਈ। ।੩੩।। ਧਰੀ ਨਿਸਾਣੀ ਕੌਸ ਦੀ ਮਕੇ ਅੰਦਰਿ 
ਪੂਜ ਕਰਾਂਈ। । ਜਿਥੇ ਜਾਇ ਜਗਤਿ ਵਿਚਿ ਬਾਬੇ ਬਾਝ ਨ ਖਾਲੀ ਜਾਈ। ਘਰਿ ਘਰਿ ਬਾਬਾ ਪੂਜੀਐ ਹਿੰਦੂ ਮੁਸਲਮਾਨ ਗੁਆਈ। ਛਪੈ ਨਾਹਿ ਛਪਾਇਆ 
ਚੜ੍ਹਿਆ ਸੂਰਜ ਜਗੁ ਰੁਸ਼ਨਾਈ। ਬੁਕਿਆ ਸਿੰਘ ਉਜਾੜ ਵਿਚਿ ਸਭਿ ਮਿਰਗਾਵਲਿ ਭੰਨੀ ਜਾਈ। ਚੜ੍ਹਿਆ ਚੰਦੁ ਨ ਲੁਕਈ ਕਢਿ ਕੁਨਾਲੀ ਜੋਤਿ ਛਪਾਈ। 
ਉਗਵਣਿ ਤੇ ਆਥਵਣੋ ਨਉ ਖੰਡ ਪ੍ਰਿਥਮੀ ਸਭ ਝੁਕਾਈ। ਜਗ ਅੰਦਰਿ ਕੁਦਰਤਿ ਵਰਤਾਈ। ।੩੪।। ਬਾਬਾ ਗਇਆ ਬਗਦਾਦ ਨੋ ਬਾਹਰਿ ਜਾਇ ਕੀਆ 
ਅਸਥਾਨਾ। ਇਕ ਬਾਬਾ ਅਕਾਲ ਰੂਪ ਦੂਜਾ ਰਬਾਬੀ ਮਰਦਾਨਾ। ਦਿਤੀ ਬਾਗ ਨਿਮਾਜ਼ ਕਰਿ ਸੁੰਨ ਸਮਾਨ ਹੋਆ ਜਹਾਨਾ। ਸੁੰਨ ਮੁੰਨਿ ਨਗਰੀ ਭਈ ਦੇਖਿ 
ਪੀਰ ਭਇਆ ਹੈਰਾਨਾ। ਵੇਖੇ ਧਿਆਨੁ ਲਗਾਇ ਕਰਿ ਇਕ ਫਕੀਰ ਵਡਾ ਮਸਤਾਨਾ। ਪੁਛਿਆ ਫਿਰਿਕੈ ਦਸਤਗੀਰ ਕਉਣੁ ਫਕੀਰੁ ਕਿਸਕਾ ਘਰਾਨਾ। ਨਾਨਕ 
ਕਲਿ ਵਿਚਿ ਆਇਆ ਰਬੁ ਫ਼ਕੀਰ ਇਕੁ ਪਹਿਚਾਨਾ। ਧਰਤ ਅਕਾਸ ਚਹੂੰ ਦਿਸ ਜਾਨਾਂ।।੩੫।। ਪੁਛੇ ਪੀਰ ਤਕਰਾਰ ਕਰਿ ਏਹ ਫਕੀਰ ਵਡਾ ਅਤਾਈ। 
ਏਥੇ ਵਿਚ ਬਗਦਾਦ ਦੇ ਵਡੀ ਕਰਾਮਾਤਿ ਦਿਖਲਾਈ। ਪਾਤਾਲਾਂ ਆਕਾਸ ਲਖ ਓੜਕਿ ਭਾਲੀ ਖਬਰੁ ਸੁਣਾਈ। ਫੇਰਿ ਦੁਰਾਇਣ ਦਸਤਗੀਰ ਅਸੀ ਭਿ ਵੇਖਾਂ 
ਜੋ ਤੁਹਿ ਪਾਈ। ਨਾਲਿ ਲੀਤਾ ਬੇਟਾ ਪੀਰ ਦਾ ਅਖੀ ਮੀਟ ਗਇਆ ਹਵਾਈ। ਲਖ ਅਕਾਸ ਪਤਾਲ ਲਖ ਅਖਿ ਫੁਰਕ ਵਿਚਿ ਸਭ ਦਿਖਲਾਈ। ਭਰਿ 
ਕਚਕੌਲਿ ਪ੍ਰਸ਼ਾਦਿ ਦਾ ਧੁਰੋਂ ਪਤਾਲੋਂ ਲਈ ਕੜਾਹੀ। ਜਾਹਰ ਕਲਾ ਨ ਛਪੈ ਛਪਾਈ। ।੩੬।। ਗੜ੍ਹ ਬਗਦਾਦ ਨਿਵਾਇਕੇ ਮੱਕਾ ਮਦੀਨਾ ਸਭ ਨਿਵਾਇਆ। 
ਸਿਧ ਚਉਰਾਸੀਹ ਮੰਡਲੀ ਖਟਿ ਦਰਸਿਨ ਪਾਖੰਡ ਜਿਣਾਇਆ। ਪਾਤਾਲਾਂ ਅਕਾਸ਼ ਲਖ ਜੀਤੀ ਧਰਤੀ ਜਗਤ ਸਬਾਇਆ। ਜੀਤੀ ਨਵਖੰਡ ਮੇਦਾਨੀ ਸਤਿਨਾਮ 
ਦਾ ਚਕ੍ਰ ਫਿਰਾਇਆ। ਦੇਵ ਦਾਨੋ ਰਾਕਸਿ ਦੇਤ ਸਭ ਚਿੱਤਰ ਗੁਪਤ ਸਭ ਚਰਨੀ ਲਾਇਆ। ਇੰਦਾਸਣਿ ਅਪਛਰਾਂ ਰਾਗ ਰਾਗਨੀ ਮੰਗਲੁ ਗਾਇਆ। ਭਇਆ 
ਅਨੰਦੁ ਜਗਤੁ ਵਿਚਿ ਕਲਿ ਤਾਰਨ ਗੁਰ ਨਾਨਕ ਆਇਆ। ਹਿੰਦੂ ਮੁਸਲਮਾਨ ਨਿਵਾਇਆ। ।੩੭।। ਫਿਰ ਬਾਬਾ ਆਇਆ ਕਰਤਾਰਪੁਰਿ ਭੇਖ ਉਦਾਸੀ ਸਗਲ 
ਉਤਾਰਾ ਪਹਿਰ ਸੰਸਾਰੀ ਕਪੜੈ ਮੰਜੀ ਬੈਠਿ ਕੀਆ ਅਵਤਾਰਾ। ਉਲਟੀ ਗੰਗ ਵਹਾਇਓਨਿ ਗੁਰ ਅੰਗਦ ਸਿਰਿ ਉਪਰ ਧਾਰਾ। ਪੁਤ੍ਰੀ ਕਉਲੁ ਨ ਪਾਲਿਆ 
ਮਨਿ ਖੋਟੇ ਆਕੀ ਨਿਸਿਆਰਾ। ਬਾਣੀ ਮੁਖਹੁੰ ਉਰਾਰੀਐ ਹੋਇ ਰਸ਼ਨਾਈ ਮਿਟੈ ਅੰਧਾਰਾ। ਗਿਆਨੁ ਗੋਸਟ ਚਰਚਾ ਸਦਾ ਅਨਹਦਿ ਸ਼ਬਦ ਉਠੇ ਧਨਿਕ 
ਰਾ। ਸੋਦਰ ਆਰਤੀ ਗਾਵੀਐ ਅੰਮ੍ਰਿਤ ਵੇਲੇ ਜਾਪੁ ਉਚਾਰਾ। ਗੁਰਮੁਖਿ ਭਾਰ ਅਥਰਬਣ ਤਾਰਾ।੩੮।। ਮੇਲਾ ਸੁਣਿ ਸ਼ਿਵਰਾਤਿ ਦਾ ਬਾਬਾ ਅਚਲ ਵਟਾਲੇ 
ਆਈ। ਦਰਸ਼ਨ ਵੇਖਣਿ ਕਾਰਨੇ ਸਗਲੀ ਉਲਟਿ ਪਈ ਲੋਕਾਈ। ਲਗੀ ਬਰਸਨਿ ਲਛਮੀ ਰਿਧਿ ਸਿਧਿ ਨਉਨਿਧਿ ਸਵਾਈ। ਜੋਗੀ ਵੇਖਿ ਚਲਿਤ੍ਰ ਨੋ ਮਨ 
ਵਿਚਿ ਰਸ਼ਕਿ ਘਨੇਰੀ ਖਾਈ। _ਭਗਤੀਆਂ ਪਾਈ ਭਗਤਿ ਆਨਿ ਲੋਟਾ ਜੋਗੀ ਲਇਆ ਛਪਾਈ। _ਭਗਤੀਆਂ ਗਈ ਭਗਤਿ ਭੁਲਿ ਲੋਟੇ ਅੰਦਰਿ ਸੁਰਤਿ 
ਭੁਲਾਈ। ਬਾਬਾ ਜਾਣੀ ਜਾਣ ਪੁਰਖ ਕਢਿਆ ਲੋਟਾ ਜਹਾਂ ਲੁਕਾਈ। ਵੇਖ ਚਲਿੱਤ੍ਰ ਜੋਗੀ ਖੁਣਸਾਈ। ।੩੯।। ਖਾਧੀ ਖੁਣਸਿ ਜੋਗੀਸਰਾਂ ਗੋਸ਼ਟਿ ਕਰਨਿ ਸਭੇ 
ਉਠਿਆਈ। ਪੁਛੇ ਜੋਗੀ ਭੰਗੂ ਨਾਥੁ ਤੁਹਿ ਦੁਧਿ ਵਿਚਿ ਕਿਉਂ ਕਾਂਜੀ ਪਾਈ। ਫਿਟਿਆ ਚਾਟਾ ਦੁਧ ਦਾ ਰਿੜਕਿਆ ਮਖਣੁ ਹਥਿ ਨ ਆਈ। ਭੇਖਿ ਉਤਾਰਿ 
ਉਦਾਸ ਦਾ ਵਤ ਕਿਉਂ ਸੰਸਾਰੀ ਰੀਤਿ ਚਲਾਈ। ਨਾਨਕ ਆਖੇ ਭੰਗ੍ਰਨਾਥ ਤੇਰੀ ਮਾਉਂ ਕੁਚਜੀ ਆਹੀ। ਭਾਂਡਾ ਧੋਇ ਨ ਜਾਤਿਓਨਿ ਭਾਈ ਕੁਚਜੇ 
ਫੁਲੁ ਸੜਾਈ। ਹੋਇ ਅਤੀਤੁ ਗਿਿਹਸਤਿ ਤਜਿ ਫਿਰਿ ਉਨ ਕੇ ਘਰਿ ਮੰਗਣਿ ਜਾਈ। ਬਿਨੁ ਦਿਤੇ ਕਿਛੁ ਹਥਿ ਨ ਆਈ। ।80।। ਏਹ ਸੁਣ ਬਚਨ 


5।। 53000 0800 500। ਹ। €03) ੧3108।5॥0੫6011.60।। 


179 


ਜੁਗੀਸ਼ਰਾਂ ਮਾਰਿ ਕਿਲਕੁ ਬਹੁ ਰੂਅ ਉਠਾਈ। ਖਟ ਦਰਸਨ ਕਉਂ ਖੇਦਿਆ ਕਲਜੁਗ ਨਾਨਕ ਬੇਦੀ ਆਈ। ਸਿਧ ਬੋਲਨਿ ਸਭ ਅਉਖਧੀਆ ਤੌਤ੍ਰ ਮੰਤ੍ਰ ਕੀ 
ਧੁਨੋਂ ਚੜ੍ਹਾਈ। ਰੂਪ ਵਟਾਏ ਜੋਗੀਆਂ ਸਿੰਘ ਬਾਘ ਬਹੁ ਚਲਿਤ ਦਿਖਾਈ। ਇਕ ਪਰ ਕਰਕੈ ਉਡਰਨ ਪੰਖੀ ਜਿਵੇਂ ਰਹੇ ਲੀਲਾਈ। ਇਕ ਨਾਗ ਹੋਇ ਪਉਣ 
ਛੋੜਿਆ ਇਕਨਾ ਵਰਖਾ ਅਗਨਿ ਵਸਾਈ। ਤਾਰੇ ਤੋੜੇ ਭੰਗ੍ਰਨਾਥ ਇਕ ਚੜਿ ਮਿਰਗਾਨੀ ਜਲੁ ਤਰਿ ਜਾਈ। ਸਿੱਧਾਂ ਅਗਨਿ ਨ ਬੁਝੈ ਬੁਝਾਈ। ।੪੧।। ਸਿਧ 
ਬੋਲਣਿ ਸੁਣਿ ਨਾਨਕਾ ਤੁਹਿ ਜਗ ਨੋ ਕਿਆ ਕਰਾਮਾਤ ਦਿਖਾਈ। ਕੁਝ ਵਿਖਾਲੈ ਅਸਾਨੋ, ਤੁਹਿ ਕਿਉਂ ਖਿਲ ਅਵੇਹੀ ਲਾਈ। ਬਾਬਾ ਬੋਲੇ ਨਾਥ ਜੀ ਅਸਾ 
ਤਾਂ ਵੇਖੇ ਜੋਗੀ ਵਸਤੁ ਨ ਕਾਈ। ਗੁਰ ਸੰਗਤਿ ਬਾਣੀ ਬਿਨਾ ਦੂਜੀ ਓਟ ਨਹੀਂ ਹਹਿ ਰਾਈ। ਸ਼ਿਵ ਰੂਪੀ ਕਰਤਾ ਪੁਰਖੁ ਚਲੇ ਨਾਹੀਂ ਧਰਤਿ ਚਲਾਈ। ਸਿੱਧ 
ਤੰਤਰ ਮੰਤ੍ਰ ਕਰ ਝੜ ਪਏ _ਸ਼ਬਦਿ ਗੁਰੂ ਕੇ _ਕਲਾ _ਛਪਾਈ। _ਦਦੇ ਦਾਤਾ ਗੁਰੂ ਹੈ _ਕਕੇ ਕੀਮਤਿ ਕਿਨੈ ਨ ਪਾਈ। ਸੋ ਦੀਨ 
ਨਾਨਕ ਸਤਿਗੁਰੂ ਸਰਣਾਈ। ।੪੨।। ਬਾਬਾ ਬੋਲੇ ਨਾਥ ਜੀ ਸਬਦੁ ਸੁਨਹੁ ਸਚ ਮੁਖਹੁ ਅਲਾਈ। ਬਾਝਹੁ ਸੱਚੇ ਨਾਮ ਦੇ ਹੋਰ ਕਰਾਮਾਤ ਅਸਾਥੇ ਨਾਹੀ। 
ਬਸਤਰ ਪਹਿਰੇ ਅਗਨਿ ਕੈ ਬਰਫ ਹਿਮਾਲੇ ਮੰਦਰੁ ਛਾਈ। ਕਰੋ ਰਸੋਈ ਸਾਰ ਦੀ ਸਗਲੀ ਧਰਤੀ ਨਥਿ ਚਲਾਈ। ਏਵਡੁ ਕਰੀ ਵਿਥਾਰ ਕਉ ਸਗਲੀ 
ਧਰਤੀ ਹਕੀ ਜਾਈ। ਤੌਲੀ ਧਰਤਿ ਅਕਾਸ ਦੁਇ ਪਿਛੇ ਛਾਬੇ ਟੰਕ ਚੜ੍ਹਾਈ। ਇਹੁ ਬਲੁ ਰਖਾ ਆਪਿ ਵਿਚਿ ਜਿਸੁ ਆਖਾ ਤਿਸੁ ਪਾਸਿ ਕਰਾਈ। ਸਤਿਨਾਮ 
ਬਿਨੁ ਬਾਦਰਿ ਛਾਈ। ।੪੩।। ਬਾਬੇ ਕੀਤੀ ਸਿਧ ਗੋਸਟਿ ਬਿਦ ਸ਼ਾਂਤਿ ਸਿਧੀ ਵਿਚ ਆਈ। ਜਿਣਿ ਮੇਲਾ ਸ਼ਿਵਰਾਤਿ ਦਾ ਖਟ ਦਰਸ਼ਨ ਆਦੇਸਿ ਕਰਾਈ। 
ਸਿਧਿ ਬੋਲਨਿ ਸ਼ੁਭ ਬਚਨ: ਧੰਨ ਨਾਨਕ ਤੇਰੀ ਵਡੀ ਕਮਾਈ। ਵਡਾ ਪੁਰਖੁ ਪਰਗਟਿਆ ਕਲਿਜੁਗ ਅੰਦਰਿ ਜੋਤਿ ਜਗਾਈ। ਮੇਲਿਓਂ ਬਾਬਾ ਉਠਿਆ ਮੁਲਤਾਨੇ 
ਦੀ ਜਯਾਰਤਿ ਜਾਈ। ਅਗੋਂ ਪੀਰ ਮੁਲਤਾਨ ਦੇ ਦੁਧਿ ਕਟੋਰਾ ਭਰਿ ਲੈ ਆਈ। ਬਾਬੇ ਕਢਿ ਕਰਿ ਬਗਲ ਤੇ ਚੰਬੇਲੀ ਦੁਧ ਵਿਚ ਮਿਲਾਈ। ਜਿਉ ਸਾਗਰ 
ਵਿਚਿ ਗੰਗ ਸਮਾਈ। ।੪੪।। ਜਯਾਰਤ ਕਰਿ ਮੁਲਤਾਨ ਦੀ ਫਿਰਿ ਕਰਤਾਰ ਪੁਰੇ ਨੂੰ ਆਇਆ। ਚੜ੍ਹੇ ਸਵਾਈ ਦਹਦਿਹੀ ਕਲਜੁਗਿ ਨਾਨਕ ਨਾਮ ਧਿਆਇਆ। 
ਵਿਣ ਨਾਵੇ ਹੋਰ ਮੰਗਣਾ ਸਿਰਿ ਦੁਖਾ ਦੇ ਦੁਖ ਸਬਾਇਆ। ਮਾਰਿਆ ਸਿਕਾ ਜਗਤ੍ਰਿ ਵਿਚਿ ਨਾਨਕ ਨਿਰਮਲ ਪੰਥ ਚਲਾਇਆ। ਥਾਪਿਆ ਲਹਿਣਾ ਜੀਂਵਦੇ 
ਗੁਰਿਆਈ ਸਿਰਿ ਛੱਤ ਫਿਰਾਇਆ। ਜੋਤੀ ਜੋਤਿ ਮਿਲਾਇਕੇ ਸਤਿਗੁਰ ਨਾਨਕ ਰੂਪ ਵਟਾਇਆ। ਲਖਿ ਨ ਕੋਈ ਸਕਈ ਆਚਰਜੇ ਆਚਰਜ ਦਿਖਾਇਆ। 
ਕਾਇਆ, ਪਲਟਿ ਸਰੂਪ ਬਣਾਇਆ। ।੪੫।। 


5।। 58000 9800 5॥10। 0 ੬00੧ ੧3॥108।5॥0੫60118.60।। 


180 

ਮੌਕੇ ਦੀ ਤਰਫ ਕਰਿਕੈ ਸੁਤਾ। ਤਬ ਪੇਸ਼ੀ ਕੀ ਨਿਮਾਜ ਕਾ ਵਖਤ ਹੋਇਆ। ਤਬ ਕਾਜੀ 
ਰੁਕਨ ਦੀਨਿ ਨਿਮਾਜ ਕਰਣਿ ਆਇਆ। 

ਦੇਖੇ ਨਦਰਿ ਕਰਿਕੈ ਆਖਿਓਸੁ: 'ਏ ਬੰਦੇ ਖੁਦਾਇ ਕੇ ? ਤੂੰ ਜੋ ਪੈਰ ਖੁਦਾਇ ਕੇ ਘਰਿ ਵਲਿ 
ਕੀਤੇ ਹੈਨਿ, ਅਤੇ ਕਾਬੈ ਕੀ _ਤਰਫਿ, ਸੋ ਕਿਉਂ ਕੀਤੈ ਹੈਨਿ ?' ਤਬ ਬਾਬੈ ਆਖਿਆ: 
'ਜਿਤੁ ਵਲ ਖੁਦਾਇ ਅਤੇ ਕਾਬਾ ਨਹੀਂ, ਤਿਤੁ ਵਲਿ ਮੇਰੈ ਪੈਰੁ ਘਸੀਟਿ ਕਰ ਛਡੁ।' ਤਬ 
ਕਾਜੀ ਰੁਕਨ ਦੀਂ ਬਾਬੇ ਕੇ ਪੈਰ ਫੇਰੇ: ਜਿਤੁ ਵਲਿ ਬਾਬੈ ਦੇ ਪੇਰੁ ਫੇਰੇ, ਤਿਤੁ ਵਲਿ ਮਿਹਰਾਬ 
ਕਾ ਮੁਹੁ ਫਿਰਿਦਾ ਜਾਵੈ। ਤਬ ਕਾਜੀ ਰੁਕਨਦੀਂ ਹੈਰਾਨੁ ਹੋਇ ਗਇਆ, ਪੈਰੁ ਚੁੰਮਿਅਸੁ ਅਰ 
ਆਖਿਓਸੁ: _'ਏ _ਦਰਵੇਸ _! ਤੇਰਾ ਨਾਉਂ ਕਿਆ ਹੈ ?' ਤਾਂ ਬਾਬਾ 
ਬੋਲਿਆ, ਸਬਦੁ ਰਾਗੁ ਤਿਲੰਗ ਵਚਿ ਮ:੧।। 

ਰੋਜਾ ਬੰਦਗੀ ਕਬੂਲੁ।। ਦਸ ਦੁਆਰੇ ਚੀਨੀ ਮਰਦਾ ਹੋਇ ਰਹੁ ਰੰਜੂਲੁ।।੧।। ਰਹਾਉ। । 


'ਰਾਦ ਹੈ- ਕਾਬੇ ਤੋਂ, ਮੌਕੇ ਸ਼ਹਿਰ ਵਿਚ ਜੋ ਮੰਦਰ ਹੈ। 


5।। 58000 9800 5॥10। 0 ੬00੧ ੧੧3॥108।5॥0੫6011੦.60।। 


181 


ਦਉੜ ਤਲਬ _ਦਲੀਲਿ।। _ਤੀਸ ਦਿਨ ਸਿਉ ਰੰਗ ਰਾਖਹੁ ਪਾਕ ਮਰਦ 
ਅਸੀਲਿ।।੧।। ਸੁਰਤਿ ਕਾ ਤੂੰ ਰਾਖ ਰੋਜਾ ਨਿਰਤਿ ਤਜਹੁ ਚਾਉ।। ਆਤਮੇ ਕਉ ਨਿਗਹ 
ਰਾਖਹੁ ਸਤੀ ਤੂੰ ਉਲਮਾਉ।। ਤਜਿ ਸੁਆਦਿ ਸਹਜਿ ਬੇਕਾਰ ਰਸਨਾ ਅੰਦੇਸ ਮਨਿ ਦਲਗੀਰ। । 
ਮਿਹਰ ਲੇ ਮਨ ਮਹਿ ਰਾਖਹੁ ਕੁਫਰੁ ਤਜਿ ਤਕਬੀਰ।।੩।। ਕੰਮਿ ਲਹਿਰ ਬੁਝਾਇ ਮਨ ਤੇ 
ਹੋਇ ਰਹੁ। ਠਰੂਰੁ।। ਕਹੈ ਨਾਨਕ ਰਾਖੁ ਰੋਜਾ ਸਿਦਕ ਰਹੀ ਮਾਮੂਰ'। ।8।। 

ਜਬ _ ਬਾਬੈ _ਭੋਗ _ਪਾਇਆ _ ਤਬ _ ਕਾਜੀ __ਰੁਕਨਦੀਂ _ਸਲਾਮੁ _ਕੀਤਾ, _ਆਖਿਓਸੁ: 
ਵਾਹੁ ਵਾਹੁ ਅਜੁ ਖੁਦਾਇ ਕੇ ਫਕੀਰਾਂ ਦਾ 


ਇਹ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਨਹੀਂ ਹੈ। 


5।। 58000 9800 5॥10। 0 ੬00੧ ੧3॥108।5॥0੫60118.60।। 


182 
ਦੀਦਾਰ ਪਾਇਆ ਹੈ।' ਤਬ ਜਾਇ ਪੀਰ ਪਤਲੀਏ' ਪਾਸਿ _ਕਹਿਓਸੁ :_'ਜੋ ਨਾਨਕ 
ਦਰਵੇਸੁ ਆਇਆ _ਹੈ।' ਤਬ _ਪਤਲੀਆ' ਪੀਰੁ _ਦੀਦਾਰੁ _ਦੇਖਣਿ ਨੂੰ _ਆਇਆ। 
ਆਇ ਸਲਾਮੁ ਪਾਇਸੁ, ਦਸਤਪੰਜਾ ਲੇਕਰਿ ਬੈਠਿ ਗਇਆ। ਖੁਦਾਇ ਦੀ ਸਿਫਤਿ ਲਗੇ 
ਕਰਣਿ। ਤਬ ਕਾਜੀ ਰੁਕਨਦੀਂ ਪੁਛਿਆ, ਆਖਿਓਸੁ: 'ਜੀ ਏਹ ਜੋ ਤੀਸ ਹਰਫ ਪੜਦੇ ਹੈਨਿ, 
ਕੁਛ ਇਸ ਵਿਚਿ ਭੀ ਹਾਸਲੁ ਥੀਂਵਦਾ ਹੈ ਕਿ ਨਾਹੀ ?' ਤਬ ਬਾਬਾ ਬੋਲਿਆ। ਸ੍ਰੀ ਸਤਿਗੁਰ 
ਪ੍ਰਸਾਦਿ। ਗੋਸਟ ਮਹਲਾ ੧ ਕਾਜੀ ਰੁਕਨ ਦੀਨਿ ਕੇ ਪਰਥਾਇ ਹੋਈ। ਰਾਗੁ ਤਿਲੰਗ ਵਿਚ 
ਮਹਲਾ ੧ ਬਾਬੇ ਕਾ ਬੋਲਣਾ ਹੋਆ। ਸ਼ੇਖ ਰੁਕਨਦੀਂ ਮੌਕੇ ਕਾ ਕਾਜੀ ਥਾ। ਬਾਬਾ ਬੋਲਿਆਂ- 
ਤਬ ਕਾਜ਼ੀ-ਰੁਕਨਦੀਂ ਬੋਲਿਆ, ਜੋ ਨਾਨਕ ਦਰਵੇਸ ! ਇਹ ਜੋ ਹਿੰਦੂ ਮੁਸਲਮਾਨ ਬੇਦ 
ਕਤੇਬ ਪੜਦੇ ਹੈਨਿ, ਸੋ ਖੁਦਾਇ ਪਾਇਨਗੇ ਕਿ ਨਾ ਪਾਨਿਗੇ ? ਤਬ ਬਾਬਾ 

ਬੋਲਿਆ ਸਬਦੁ ਰਾਗੁ ਤਿਲੰਗ ਵਿਚਿ ਮ: ੧%- 


'ਜਦੋਂ ਗੁਰੂ ਨਾਨਕ ਦੇਵ ਜੀ ਮੌਕੇ ਪੁੱਜੇ ਹਨ ਤਦ ਤਦ ਉੱਚ ਦਾ ਪੀਰ ਮਖ਼ਦੂਮ, ਪਟਣੇ ਦਾ ਸੇਖ ਇਬਰਾਹੀਮ, ਤੇ ਦਸਤਗੀਰ ਅਰ ਇਕ 
ਦੇ ਹੋਰ ਹਿੰਦੁਸਤਾਨੀ ਫਕੀਰ ਓਥੇ ਸਨ, ਅਰ ਉਹਨਾਂ ਦੀ ਗੁਰੂ ਜੀ ਨਾਲ ਗੋਸ਼ਟ ਹੋਈ ਸੀ। ਪੀਰ ਪਤਲੀਆ ਬੀ ਗਾਲਬਨ 
ਉਹਨਾਂ ਵਿਚੋਂ ਹੋ ਸਕਦਾ ਹੈ। ਇਹ 'ਪਟਨੀਆ' ਪਦ ਹੌਵੇ, ਮੁਰਾਦ ਹੋਵੇ. ਪਾਕਪਟਨ ਦਾ ਪੀਰ ਸ਼ੇਖ ਇਬਰਾਹੀਮ ਫਰੀਦ ਸਾਨੀ।' 
ਇਸ ਗੱਲ ਦਾ ਭਾਈ ਸਾਹਬ ਸੰਗਤ ਸਿੰਘ ਜੀ “ਉੱਚ ਜਾਣ ਤੇ ਉਥੋਂ ਦੇ ਖਾਨਦਾਨੀ ਪੀਰਾਂ ਤੋਂ ਪਤਾ ਲੱਗਾ ਸੀ, ਓਹ 
ਦੱਸਦੇ ਸੇ ਕਿ ਜੇ ਕਉਸ ਯਾ ਖੜਾਵਾਂ ਗੁਰੁ ਨਾਨਕ ਦੇਵ ਜੀ ਓਥੇ ਦੇ ਆਏ ਸਨ ਸੋ_ਸਾਡੇ ਵਡਕੇ ਮੰਗਕੇ ਲੈ ਆਏ ਸਨ ਤੇ ਸਾਡੇ 
ਪਾਸ ਅਦਬ ਨਾਲ ਰਖੀਆਂ ਹੋਈਆਂ ਹਨ। ਇਸ ਪਾਸੇ ਹੋਰ ਖੋਜ ਦੀ ਲੋੜ ਹੈ। 

“ਅਗੈ ਅੰਤਕਾ ਪ ਵਾਲੀ ਸੀਹਰਫ਼ੀ_ਹੈ` ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਨਹੀਂ ਹੈ. ਅਰ ਨਾ ਇਹ ਅਸਲ ਹੈ. ਕਿਉਂਕਿ 
ਰੁਕਨਦੀਨ ਨਾਲ ਗੱਲ ਬਾਤ ਪੰਜਾਬੀ ਵਿਚ ਨਹੀਂ ਹੋਈ, ਓਹ ਫਾਰਸੀ ਯਾ ਅਰਬੀ ਵਿਚ ਸੀ। 


ਤਹ ਸਬਦ ਭਗਤਿ ਕਬੀਰ ਜੀ ਦਾ ਹੈ: ਲਿਖਾਰੀ ਨੇ ਭੁੱਲਕੇ ਅਸਲ ਪੋਥੀ ਵਿਚ 'ਮਹਲਾ' ੧' ਲਿਖਿਆ ਹੈ। 


5।। 58000 9800 5॥10। 0 ੬00੧ ੧3108।5॥0੫6011.60।। 


183 

ਬੇਦ ਕਤੇਬ ਇਫਤਰਾ ਭਾਈ ਦਿਲ ਕਾ ਫਿਕਰੁ ਨ ਜਾਇ।। ਟੁਕੁ ਦਮੁ ਕਰਾਰੀ 
ਜਉ ਕਰਹੁ ਹਾਜਿਰ ਹਜੂਰ ਖੁਦਾਇ।੧।। ਬੰਦੇ ਖੋਜੁ ਦਿਲ ਹਰ ਰੋਜ ਨਾ ਫਿਰੁ ਪਰੇਸਾਨੀ 
ਮਾਹਿ।। ਇਹ ਜੁ ਦੁਨੀਆਂ ਸਿਹਰੁ ਮੇਲਾ ਦਸਤਗੀਰੀ ਨਾਹਿ।।੧।। ਰਹਾਉ।। ਦਰੋਗੁ ਪੜਿ 
ਪੜਿ ਖੁਸੀ ਹੋਇ ਬੇਖਬਰ ਬਾਦੁ ਬਕਾਹਿਂ।। ਹਕੁ ਸਚੁ ਖਾਲਕੁ ਖਲਕ _ਮਿਆਨੇ ਸਿਆਮ 
ਮੂਰਤਿ ਨਾਹਿ।।੨।। ਅਸਮਾਨ ਸ੍ਰਾਨੇ ਲਹੰਗ _ਦਰੀਆ ਗੁਸਲ ਕਰਦਨੁ ਬੂਦ।। ਕਰਿ 
ਫਕਰੁ ਦਾਇਮ ਲਾਇ ਚਸਮੇ ਜਹ ਤਹਾ ਮਉਜੂਦ। ।੩।। ਅਲਾਹ ਪਾਕੰ ਪਾਕ ਹੈ ਸਕ 
ਕਰਉ ਜੇ ਦੂਸਰ ਹੋਇ।। ਕਬੀਰ ਕਰਮ ਕਰੀਮ ਕਾ ਉਹੁ ਕਰੇ ਜਾਨੈ ਸੋਇ।।੪।।੧।। 

ਤਬ ਕਾਜੀ ਰੁਕਨਦੀਂ ਆਖਿਆ ਜੋ 'ਜੀ ਏਹੁ ਭੀ ਨਾਹੀਂ ਪੜਦੇ, ਅਤੇ ਬਦਅਮਲ 
ਕਮਾਂਵਦੇ ਹੈਨਿ। ਕਦੇ ਰੋਜਾ ਨਿਮਾਜ ਭੀ ਨਾਹੀਂ ਕਰਦੇ; ਅਤੇ ਸਰਾਬ ਪੀਂਦੇ ਹੈਨਿ, ਭੰਗ ਬੋਜਾ 
ਪੀਂਦੇ ਹੈਨਿ, ਇਨ੍ਹਾਂ ਦਾ ਰੋਜ ਕਿਆਮਤ ਕਉ ਕਿਆ ਹਵਾਲੂ ਹੋਵੇਗਾ ?' ਤਬ ਬਾਬਾ 
ਬੋਲਿਆ:- ਮਹਲਾ ੧।। 
“ਨਾਨਕੁ ਆਖੈ ਰੇ ਮਨਾ ਸੁਣੀਐ ਸਿਖ ਸਹੀ।। ਲੇਖਾ ਰਬ ਮੰਗੇਸੀਆ ਬੈਠਾ ਕਢਿ _ਵਹੀ।। 
ਤਲਬਾ ਪਉਸਨਿ ਆਕੀਆ ਬਾਕੀ ਜਿਨਾ ਰਹੀ। ਅਜਰਾਈਲੁ ਫਰੇਸਤਾ ਹੋਸੀ ਆਇ ਤਈ। । 
ਆਵਣੁ ਜਾਣੁ ਨ ਸੁਝਈ ਭੀੜੀ ਗਲੀ ਫਹੀ।। ਕੂੜ ਨਿਖੁਟੇ ਨਾਨਕਾ ਓੜਕਿ ਸਚਿ 
ਰਹੀ।।੨।। 

ਤਬ ਪੀਰੁ ਪਤਲੀਐ ਆਖਿਆ: 'ਜੀ ਅਸੀਂ ਦੁਨੀਆਂ ਕੇ ਮੁਕਾਮ ਵਿਚ ਖੜੇ ਹਾਂ, 
ਖੁਦਾਇ ਕਿਉਂ ਕਰਿ ਹਾਸਲੁ ਥੀਵੈਗਾ ?' ਤਬ ਬਾਬਾ ਬੋਲਿਆ। ਸਬਦੁ ਰਾਗ ਤਿਲੰਗਿ ਵਿਚਿ 


ਮਹੰਲਾ ੧।|- 


`'ਦੇਥੇ 'ਤਲਬਾਂ ਪਉਸਨ ਆਕੀਆਂ' ਵਾਲਾ ਸਲੋਕ ਹੈ, ਜਿਸ ਦਾ ਦਰੁਸਤ ਪਾਠ ਅਸਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚੋਂ ਏਥੇ ਦਿਤਾ 
ਹੈ। 


5।। 58000 9800 5॥10। 0 ੬00੧ ੧3108।5॥0੫6011.60।। 


184 
ਯਕ ਅਰਜ ਗਫਤਮ ਪੇਸਿ ਤੋ ਦਰਗਸ ਕੁਨ ਕਰਤਾਰ।। ਹਕਾ ਕਬੀਰ ਕਰੀਮ ਤੂ ਬੇਐਬ 
ਪਰਵਦਗਾਰ।।੧।। ਦੁਨੀਆਂ ਮੁਕਾਮੇ ਫਾਨੀ ਤਹਕੀਕ _ਦਿਲਦਾਨੀ।। ਮਮ ਸਰ ਮੂਇ 
ਅਜਰਾਈਲ ਗਿਰਫਤਹ ਦਿਲ ਹੇਚਿ ਨਦਾਨੀ।।੧।। ਰਹਾਉ।। ਜਨ ਪਿਸਰ ਪਦਰ ਬਿਰਾਦਰਾਂ 
ਕਸ ਨੇਸ ਦਸਤੰਗੀਰ।। ਆਖਿਰ ਬਿਅਫਤਮ ਕਸ ਨਦਾਰਦ ਚੂੰ ਸਵਦ ਤਕਬੀਰ। ।੨।। ਸਬ 
ਰੋਜ ਗਸਤਮ ਦਰ ਹਵਾ ਕਰਦੇਮ ਬਦੀ 'ਖਿਆਲ। । ਗਾਹੇ ਨ ਨੇਕੀ ਕਾਰ ਕਰਦਮ ਮਮ 
ਈਚਿਨੀ ਅਹਵਾਲ। ।੩।। ਬਦਬਖਤ ਹਮਚੁ ਬਬਖੀਲ ਗਾਫਿਲ ਬੇਨਜਰ ਬੇਬਾਕ।। ਨਾਨਕ 
ਬੁਗੋਯਦ ਜਨ ਤੁਰਾ ਤੇਰੇ ਚਾਕਰਾਂ ਪਾਖਾਕ। ।੪।।੧।। 
ਜਬ ਬਾਬੈ ਏਹੁ ਸਬਦੁ ਬੋਲਿਆ ਤਬ ਕਾਜੀ ਰੁਕਨਦੀਂ ਅਤੇ ਪੀਰ ਪਤਲੀਐ ਆਇ 
ਬਾਬੇ ਦੀ ਖੁਸ਼ੀ ਹੋਈ। ਉਥਹੁੰ ਰਵਦੇ ਰਹੈ, ਘਰਿ ਆਇ। ਬੋਲਹੁ ਵਾਹਿਗੁਰੂ। 
ਪੰਜਵੀਂ ਉਦਾਸੀ 
੫੨. ਉਦਾਸੀ ਪੰਜਵੀਂ: ਸਿਧਾਂ ਨਾਲ ਗੋਸ਼ਟ 


(ਗੋਰਖ ਹਟੜੀ) 
ਉਦਾਸੀ ਪੰਜਵੀਂ। ਬਾਬਾ ਗੋਰਖ ਹਟੜੀ' ਗਇਆ। ਓਥੈ _ਸਿਧਾਂ ਡਿਠਾ. ਸਿਧਾਂ ਪੁੱਛਣਾ 


ਕੀਤਾ: 'ਜੋ ਤੂੰ ਕਉਣੁ ਖਤ੍ਰੀ ਹੈਂ ? 


"ਭਾਈ ਗੁਰਦਾਸ ਜੀ ਦੀ ਪਉੜੀ ਚੁਤਾਲੰਵੀਂ ਤੋਂ ਸਿਧ ਗੋਸ਼ਟ ਅਚਲ ਵਟਾਲੇ ਸਿਧ ਹੋਈ ਹੁੰਦੀ ਹੈ: _ ਗੋਰਖ ਹਟੜੀ ਲਿਖਣਾ 
ਜਨਮ ਸਾਖੀ ਵਾਲੇ ਦੀ ਭੁੱਲ ਹੈ। 


5।। 58000 9800 5॥10। 0 ੬00੧ ੧3108।5॥0੫6011.60।। 


185 

ਤਬ ਬਾਬੇ ਭੀ ਆਖਿਆ: ਨਾਨਕੁ ਆਖਦੇ ਹੈਨਿ'। ਤਬ ਚਉਰਾਸੀਹ ਸਿਧ ਆਸਣਿ ਕਰਿ 
ਬੈਠੇ। ਤਦਹੁੰ ਸਿਧਾਂ ਆਖਿਆ: ਭਗਤ ਕੁਛ ਜਸੁ ਕਰੁ।' ਤਬ ਬਾਬਾ ਬੋਲਿਆ: ਸ੍ਰੀ ਸਤਿਗੁਰ 
ਪ੍ਰਸਾਦਿ।। ਗੋਸਟਿ ਮਹਲਾ ੧, ਰਾਗੁ ਰਾਮਕਲੀ ਵਿਚਿ ਸਿਧ ਗੋਸਟਿ ਹੋਈ। ।- 

ਸਿਧ ਸਭਾ ਕਰਿ ਆਸਣਿ ਬੈਠੇ ਸੰਤ ਸਭਾ ਜੈਕਾਰੋ।। ਤਿਸੁ ਆਗੈ ਰਹਰਾਸਿ ਹਮਾਰੀ ਸਾਚਾ 
ਅਪਰ _ਅਪਾਰੋ।। _ਮਸਤਕੁ _ਕਾਟਿ ਧਰੀ ਤਿਸੁ ਆਗੈ ਤਨੁ ਮਨੁ ਆਗੈ ਦੇਉ। । 
ਨਾਨਕ ਸੰਤੁ ਮਿਲੈ ਸਚੁ ਪਾਈਐ ਸਹਜ ਭਾਇ ਜਸੁ ਲੇਉ।।੧।। ਕਿਆ ਭਵੀਐ ਸਚਿ ਸੂਚਾ 
ਹੋਇ।। ਸਾਚ ਸਬਦੁ ਬਿਨੁ ਮੁਕਤਿ ਨ ਕੋਇ।।੧।। ਰਹਾਉ।। ਕਵਨ ਤੁਮੇ ਕਿਆ 
ਨਾਉ ਤੁਮਾਰਾ ਕਉਨੁ ਮਾਰਗੁ ਕਵੁਨੁ ਸੁਆਓ।। ਸਾਚੁ ਕਹਉ ਅਰਦਾਸਿ ਹਮਾਰੀ ਹਉ ਸੰਤ 
ਜਨਾ ਬਲਿ ਜਾਓ।। ਕਹ ਬੈਸਹੁ ਕਹ ਰਹੀਐ ਬਾਲੇ ਕਹ ਆਵਹੁ _ਕਹ ਜਾਹੋ। । 
ਨਾਨਕੁ ਬੋਲੈ ਸੁਣਿ ਬੈਰਾਗੀ ਕਿਆ ਤੁਮਾਰਾ ਰਾਹੋ।।੨।। ਘਟਿ ਘਟਿ ਬੈਸਿ ਨਿਰੰਤਰਿ ਰਹੀਐ 
ਚਾਲਹਿ ਸਤਿਗੁਰ ਭਾਏ।। ਸਹਜੇ ਆਏ ਹੁਕਮੁ ਸਿਧਾਏ ਨਾਨਕ ਸਦਾ ਰਜਾਏ।। ਆਸਣਿ 
ਬੈਸਣਿ ਥਿਰੁ ਨਾਰਾਇਣ ਐਸੀ ਗੁਰਮਤਿ _ਪਾਏ।। ਗੁਰਮੁਖਿ __ ਬੂਝੈ 
ਆਪੁ ਪਛਾਣੈ ਸਚੇ ਸਚਿ ਸਮਾਏ।।੩।। ਦੁਨੀਆ ਸਾਗਰੁ ਦੁਤਰੁ ਕਹੀਐ ਕਿਉਂ ਕਰਿ ਪਾਈਐ 
ਪਾਰੋ।। _ਚਰਪਟੁ ਬੋਲੈ ਅਉਧੂ ਨਾਨਕ ਦੇਹੁ ਸਚਾ ਬੀਚਾਰੋ।। ਆਪੇ ਆਖੇ ਆਪੇ ਸਮਝੈ 
ਤਿਸੁ ਕਿਆ ਉਤਰੁਦੀਜੈ।। ਸਾਚੁ ਕਹਹੁ ਤੁਮ ਪਾਰਗਰਾਮੀ ਤੁਝ ਕਿਆ ਬੈਸਣੁ ਦੀਜੈ।।੪।। 
ਜੈਸੇ ਜਲ ਮਹਿ ਕਮਲੁ ਨਿਰਾਲਮ ਮੁਰਗਾਈ ਨੈਸਾਣੇ।। ਸੁਰਤਿ ਸਬਦਿ ਭਵਸਾਗਰੁ ਤਰੀਐ 
ਨਾਨਕ ਨਾਮੁ ਵਖਾਣੇ।। ਰਹਹਿ ਇਕਾਤਿ ਏਕੋ ਮਨਿ ਵਸਿਆ ਆਸਾ ਮਾਹਿ ਨਿਰਾਸੋ। । 
ਅਗਮੁ ਅਗੋਚਰੁ ਦੇਖਿ ਦਿਖਾਏ ਨਾਨਕੁ ਤਾਕਾ ਦਾਸੋ। ।੫।। 


5।। 58000 9800 5॥10। 0 ੬00੧ ੧3108।5॥0760011.60।। 


186 

ਪੜੀਆ'। ।੭੩।। ਤਬ ਸਿਧਾਂ ਪਿਆਲਾ ਦਿਤਾ ਪੰਜਾਂ ਸੇਰਾਂ ਕਾ, ਤਾ ਬਾਬੈ ਧਰਤੀ ਵਿਚਿ 
ਪਾਇਆ, ਤਬ ਸਿਧਿ ਆਫਿਰਿ ਗਇ। ਤਬ ਸਿਧੀ ਆਥਿਆ: 'ਤੂ ਕੁਛ ਦੇਖੁ, ਕੇ ਦਿਖਾਲੁ। ` 
ਤਦਹੁੰ ਬਾਬੈ ਆਖਿਆ 'ਭਲਾ ਹੋਵੈ ਜੀ. ਜੋ ਕੁਛ ਕਰਹੁਗੇ ਤਾਂ ਦੇਖਹਗੇ'। ਤਬ ਸਿਧ ਆਪਣਾ 
ਬਲੁ ਲਗੇ ਦਿਖਾਵਣਿ। ਕਿਸੈ ਮਿਰਗਛਾਲਾ ਉਡਾਈ, ਕਿਸਿ ਸਿਲਾ ਚਲਾਈ, ਕਿਸਿ ਅਰਨਿ 
ਹਕੀ, ਕਿਸਿ ਕੰਧਿ ਦਉੜਾਈ: ਤਬ ਬਾਬਾ ਬਿਸਮਾਦ ਸੁਮਾਰ ਵਿਚਿ ਆਇ ਗਇਆ। 
ਤਿਤੁ ਮਹਿਲਿ ਸਲੋਕੁ ਕੀਤਾ:- 

ਸਲੋਕੁ ਮ: ੧।। 
ਪਹਿਰਾ ਅਰਨਿ ਹਿਵੈ ਘਰੁ ਬਾਧਾ ਭੋਜਨੁ ਸਾਰੁ ਕਰਾਈ।। ਸਗਲੇ ਦੂਖ ਪਾਣੀ ਕਰਿ ਪੀਵਾ 
ਧਰਤੀ ਹਾਕ ਚਲਾਈ।। ਧਰਿ ਤਾਰਾਜੀ ਅੰਬਰੁ ਤੋਲੀ ਪਿਛੇ ਟੰਕੁ ਚੜਾਈ। । ਏਤਾ ਤਾਣੁ ਹੋਵੈ 
ਮਨ ਅੰਦਰਿ ਕਰੀ ਭਿ ਆਖਿ ਕਰਾਈ।। ਜੇਵਡੁ ਸਾਹਿਬ ਤੇਵਡ ਦਾਤੀ ਦੇ ਦੇ ਕਰੇ ਰਜਾਈ। । 
ਨਾਨਕੁ ਨਦਰਿ ਕਰੇ ਜਿਸੁ ਉਪਰਿ ਸਚਿ ਨਾਮਿ ਵਡਿਆਈ। ।੧।। 

ਤਬ ਸਿਧੋਂ ਆਦੇਸੁ _ਆਦੇਸੁ' _ਕੀਤਾ। ਤਬ ਬਾਬਾ ਬੋਲਿਆ: _'ਆਦਿ ਪੁਰਖ 

ਕਉ ਆਦੇਸੁ'। ਤਿਤੁ ਮਹਲਿ ਸਬਦੁ ਹੋਆ, ਰਾਗੁ ਗਉੜੀ ਵਿਚਿ ਅਸਟਪਦੀ ਮ:੧।।- 

ਗਉੜੀ ਮਹਲਾ ੫।। 
ਪ੍ਰਥਮੇ ਗਰਭ ਵਾਸ ਤੇ ਟਰਿਆ।। ਪੁਤ੍ਰ ਕਲਤ੍ਰ ਕੁਟੰਬ ਸੰਗਿ ਜੁਰਿਆ।। ਭੋਜਨੁ ਅਨਿਕ 
ਪ੍ਰਕਾਰ ਬਹੁ ਕਪਰੇ।। ਸਰਾਪਰ ਗਵਨੁ ਕਰਹਿਗੇ ਬਪੁਰੇ।।੧।। ਕਵਨੁ ਅਸਥਾਨੁ ਜੋ ਕਬਹੁ ਨ 
ਟਰੈ।। ਕਵਨੁ ਸਬਦੁ ਜਿਤੁ ਦੁਰਮਤਿ ਹਰੇ।।੧।। ਰਹਾਉ।। ਇੰਦ 


'ਰਾਦ ਪਉੜੀਆ ਤੋਂ ਹੈ। 
ਇਹ ਸ਼ਬਦ ਧੰਚਮ ਪਾਤਸ਼ਾਹ ਜੀ ਦਾ ਹੈ. ਲਿਖਾਰੀ ਦੀ ਭੁੱਲ ਹੈ। 


5।। 58000 9800 5॥10। 0 ੬00੧ ੧3108।5॥0੫6011.60।। 


187 

ਪੁਰੀ ਮਹਿ ਸਰਪਰ ਮਰਣਾ। । ਬ੍ਰਹਮਪੁਰੀ ਨਿਹਚਲੁ ਨਹੀ ਰਹਣਾ।। ਸਿਵਪੁਰੀ ਕਾ ਹੋਇਗਾ 
ਕਾਲਾ।। ਤ੍ਰੋ ਗੁਣ ਮਾਇਆ ਬਿਨਸਿ _ਬਿਤਾਲਾ।। _ਗਿਰਿਤਰ ਧਰਣਿ ਗਗਨ ਅਰੁ ਤਾਰੇ 
ਰਵਿ ਸਸਿ ਪਵਣੁ ਪਾਵਕੁ ਨੀਰਾਰੇ।। ਦਿਨਸੁ ਰੇਣਿ ਬਰਤ ਅਰੁ ਭੇਦਾ।। ਸਾਸਤ੍ਰ ਸਿੰਮ੍ਰਿਤ 
ਬਿਨਸਹਿਗੇ ਬੇਦਾ। ।੩।। ਤੀਰਥ ਦੇਵ ਦੇਹੁਰਾ ਪੋਥੀ।। ਮਾਲਾ ਤਿਲਕ ਸੋਚ ਪਾਕ ਹੋਤੀ। । 
ਧੋਤੀ ਡੰਡਉਤਿ ਪਰਸਾਦਨ ਭੋਗਾ।। ਗਵਨੁ ਕਰੈਗੋ ਸਗਲੋ ਲੋਗਾ। ।੪।। ਜਾਤਿ ਵਰਨ ਤੁਰਕ 
ਅਰੁ ਹਿੰਦੂ।। ਪਸੁ ਪੰਥੀ ਅਨਿਕ ਜੋਨਿ ਜਿੰਦੂ।। ਸਗਲ ਪਾਸਾਰੁ ਦੀਸੈ ਪਾਸਾਰਾ।। ਬਿਨਸਿ 
ਜਾਇਗੋ ਸਗਲ _ਆਕਾਰਾ।।੫।। ਸਹਜ ਸਿਫਤਿ ਭਗਤਿ ਤਤੁ _ਗਿਆਨਾ।। ਸਦਾ 
ਅਨੰਦੁ ਨਿਹਚਲੁ ਸਚੁ ਥਾਨਾ।। ਤਹਾ ਸੰਗਤਿ ਸਾਧ ਗੁਣ ਰਸੈ।। ਅਨਭਉ ਨਗਰੁ ਤਹਾ ਸਦ 
ਵਸੈ।।੬।। ਤਹ ਭਉ ਭਰਮਾ ਸੋਗੁ ਨ ਚਿੰਤਾ।। ਆਵਣੁ ਜਾਵਣੁ ਮਿਰਤ ਨ ਹੋਤਾ।। 
ਤਹ ਸਦਾ ਅਨੰਦ ਅਨਹਦ ਆਖਾਰੇ।। ਭਗਤ ਵਸਹਿ ਕੀਰਤਨ ਆਧਾਰੇ। ।੭।। ਪਾਰਬ੍ਰਹਮ 
ਕਾ ਅੰਤੁ ਨ ਪਾਰੁ।। ਕਉਨੁ ਕਰੈ ਤਾਕਾ ਬੀਚਾਰੁ।। ਕਹੁ ਨਾਨਕ ਜਿਸੁ ਕਿਰਪਾ ਕਰੈ। । 
ਨਿਹਚਲ ਥਾਨੁ ਸਾਧ ਸੰਗਿ ਤਰੈ।।੮।।8।। 

ਤਬ ਸਿਧੀ 'ਆਦੇਸੁ !' ਕੀਤਾ, ਤਬ ਬਾਬਾ ਬੋਲਿਆ, 'ਆਦਿ ਪੁਰਖ ਕਉ ਆਦੇਸੁ'। 
ਤਬ ਗੁਰੂ ਬਾਬਾ ਘਰਿ ਆਇਆ। 

੫੩. ਸ੍ਰੀ ਲਹਿਣਾ ਪ੍ਰੀਖਯਾ, ਦਾਸੀ, ਤੁਲਸਾਂ 

ਆਰਿਆ ਪਰਮੇਸਰ ਕੀ ਹੋਈ, ਜੋ ਇਕੁ ਸਿਖੁ ਜਾਤਿ ਭੱਲਾ ਖਡੂਰ ਵਿਚਿ 'ਗੁਰੂ ਗੁਰੂ' 
ਜਪੈ। ਅਤੇ ਹੋਰੁ ਸਾਰਾ ਖਡੂਰ ਦੁਰਗਾ ਨੂੰ ਮੰਨੋ।। ਅਤੇ ਓਸ ਸਿਖ ਦੇ ਨਾਲਿ ਸਭ ਖੇਚਰੀ 
ਕਰਨਿ। ਤਿਹਣਾ ਦੇ ਮਹਲੈ ਰਹੈ, ਤਿਸਦਾ ਪੁਜਾਰੀ ਲਹਿਣਾ ਰਾਹੈ।। ਤਬ ਇਕ 


5।। 58000 9800 5॥10। 0 ੬00੧ ੧3108।5॥0੫6011.60।। 


188 

ਦਿਨਿ ਉਹੁ ਸਿਖੁ ਬੈਠਾ ਜਪੁ ਪੜਦਾ ਥਾ, ਤਦ ਗੁਰੂ ਅੰਗਦਿ ਜੀ ਸੁਣਿਆ, ਸੁਣਿ ਕਰਿ 
ਪੁਛਿਆ: 'ਜੋ ਏਹੁ ਸਬਦ ਕਿਸ ਦਾ ਹੈ ?'। ਤਬ ਉਹੁ ਸਿਖੁ ਬੋਲਿਆ, ਆਖਿਓਸੁ: 'ਜੋ 
ਏਹੁ ਸਬਦੁ ਗੁਰੂ ਨਾਨਕ ਦਾ ਹੈ'। ਤਦਾਂਹ ਗੁਰੂ ਅੰਗਦ ਜੀ ਉਸ ਸਿਖ ਦੇ ਨਾਲਿ ਰਲਿ 
ਆਇਆ, _ ਆਇ ਪੇਰੀ _ਪਇਆ।। ਦਰਸਨੁ _ਦੇਖਣੇ _ ਨਾਲੇ _ਹਥਹੁ _ ਪੇਰਹੁੰ 
ਘੁੰਗਰੂ ਤੋੜਿ ਸੁਟਿਆਸੁ, ਗੁਰੂ ਗੁਰੂ ਲਗਾ ਜਪਣਿ। ਟਹਲ ਕਰਣਿ ਆਵੈ, ਭਾਂਡੇ ਮਾਂਜੇ, ਪਖਾ 
ਫੇਰੇ। 

ਤਬ ਇਕ ਦਿਨ ਗੁਰੂ ਅੰਗਦ ਜੀ ਪਿਛਲੀ ਰਾਤਿ ਗਏ, ਤਾਂ ਦੇਖੋ ਤਾਂ ਸੂਹੇ ਬਸਤ੍ਰ 
ਪੇਧੇ ਬੈਠੀ ਇਸਤ੍ਰੀ ਚਿਕਦੀ ਹੈ। ਤਬ ਗੁਰੂ ਅੰਗਦ ਜੀ ਬੇਨਤੀ ਕੀਤੀ: 'ਜੋ ਜੀ! ਏਹ 
ਕਉਣੂ ਥੀ ਪਾਤਸਾਹ ! ਤਬ ਬਾਬੈ ਆਖਿਆ 'ਅੰਗਦਾ ! ਏਹੁ ਦੁਰਗਾ ਥੀ, ਸੋ _ਅਠਵੈਂ 
ਦਿਹਾੜੇ ਗੁਰੂ ਕੀ ਸੇਵਾ ਕਰਣਿ ਆਂਵਦੀ ਹੈ'। ਤਬ ਗੁਰੂ ਅੰਗਦ ਪੈਰੀ ਪਇਆ। _ਤਬ 
ਆਰਿਆ ਪਰਮੇਸਰ _ਕੀ ਨਾਲਿ ਇਕ _ਦਿਨਿ ਬਾਬੇ ਦਾ ਪੇਰੁ ਹਲਦਾ ਥਾ। ਜਬ 
ਗੁਰੂ ਅੰਗਦੁ ਦੇਖੋ ਤਾਂ ਕਈ ਜੀਅ ਪੈਰਾਂ ਨਾਲਿ ਵਿਦਾ ਹੋਂਦੇ ਹੈਨਿ। 

ਤਦਹੁ ਗੁਰੂ ਅੰਗਦ ਨੂੰ ਇਕ ਦਿਨ ਸਾਹੁਰਿਓਂ ਕਪੜੇ ਆਏ, ਤਬ ਗੁਰੂ ਅੰਗਦ ਜੀ 
ਜੋੜਾ ਲਾਇਆ। ਤਬ ਗੁਰੂ ਬਾਬੇ ਜੀ ਕੀ ਆਗਿਆ ਹੋਈ 'ਜਾਹਿ ਘਾਸੁ ਲੈ ਆਉ'। ਤਬ 
ਗੁਰੂ ਅੰਗਦੁ ਜੀ ਘਾਸੁ ਲੈ ਆਇਆ ਧਾਈਆਂ ਵਿਚਹੁ। ਤਬ ਕਪੜੇ ਸਭੇ ਚਿਕੜ ਨਾਲਿ ਭਰੇ। 
ਤਾਂ ਮਾਤਾ” ਜੀ ਡਿਠਾ। ਤਬ ਬਾਬੇ ਨੂੰ ਕਲਪਣਿ ਲਾਗੀ. ਆਖਿਓਸੁ: “ਨਾਨਕ ! ਤੈਂ ਇਹੁ ਭੀ 
ਗਵਾਇਆ ਸੰਸਾਰ 


ਜਿਨ੍ਹਾਂ ਨੂੰ ਪਿਛਲੀ ਤੁਕ ਵਿਚ ਲਹਿਣਾ ਲਿਖ ਆਇਆ ਹੈ, ਓਹਨਾਂ ਨੂੰ ਕਰਤਾ ਹੁਣੇ ਹੀ 'ਗੁਰ ਅੰਗਦ' ਲਿਖਦਾ ਹੈ। 
ਅਗੇ ਸਾਖੀ ੫੪ ਵਿਚ ਇਹੋ ਲੇਖਕ ਲਿਖਦਾ ਹੈ ਕਿ 'ਤਦ ਲਹਿਣੇ ਤੇ ਗੁਰੂ ਅੰਗਦ ਨਾਉਂ ਰਖਿਆ' ਸੋ ਏਥੇ ਕਰਤਾ ਦੀ ਹੋਰ ਭੁੱਲ 
ਹੈ ਕਿ ਹੁਣੇ ਹੀ ਉਨ੍ਹਾਂ ਨੂੰ ਗੁਰੂ ਅੰਗਦ ਲਿਖਦਾ ਹੈ। 

੨ 


ਮੁਰਾਦ ਗੁਰੂ ਨਾਨਕ ਦੇਵ ਜੀ ਦੀ ਮਾਤਾ ਹੈ। 


5।। 58000 9800 5॥10। 0 ੬00੧ ੧3108।5॥0੫6011.60।। 


189 

ਦਿਹੁ ਕੰਮਹੁ ਪੁਤ੍ਰ ਪਰਾਇਆ। ਜੋ ਕਪੜਿਆਂ ਉਪਰਿ ਚਿਕੜੁ ਪਾਇ ਲੈ ਆਇਆ'। ਤਬ 
ਬਾਬਾ ਹਸਿਆ, ਆਖਿਓਸੁ: 'ਮਾਤਾ ! ਏਹੁ ਚਿਕੜੁ ਨਾਹੀ, ਇਹੁ ਚੰਦਨੁ ਹੈ ਦੀਨ ਦੁਨੀਆ 
ਕਾ।' ਤਬ ਮਾਤਾ ਜੀ ਚੁਪ ਕਰਿ ਰਹੀ। ਤਬ ਬਾਬਾ ਜੀ ਜਾਇ ਸੁਤਾ। ਰਸੋਈ ਕਾ 
ਵਖਤੁ ਹੋਇਆ ਤਬ ਬਾਂਦੀ ਲਗੀ ਜਗਾਵਣਿ। ਤਬ ਬਾਬੇ ਦੇ ਚਰਣ ਜੀਭ ਨਾਲਿ ਚਟਿਆਸੁ। 
ਚਟਣੇ ਨਾਲਿ ਜਬ ਦੇਖੇ ਤਾਂ ਬਾਬਾ ਜੀ ਸਮੁੰਦ ਵਿਚਿ ਖੜਾ ਹੈ। ਸਿਖਾਂ ਦਾ ਬੋਹਿਥੁ ਨਾਲਿ 
ਧਕਾ ਦੇਂਦਾ ਹੈ, ਕਢਦਾ ਹੈ। ਤਬ ਮਾਤਾ ਭੀ ਆਇ ਗਈ। ਤਾਂ ਮਾਤਾ ਆਖਿਓਸੁ: “ਨਾਨਕ 
ਜਾਗਿਆ ਹੈ ?' ਤਬ ਬਾਂਦੀ ਆਥਿਓਸੁ: 'ਨਾਨਕੁ ਏਥੈ ਨਾਹੀ, ਮਾਤਾ ਜੀ ! ਸਮੁੰਦ ਵਿਚਿ 
ਖੜਾ ਹੈ। ਤਾਂ ਮਾਤਾ ਬਾਂਦੀ ਜੋਗੁ ਲਗੀ ਮਾਰਣਿ। ਆਥਿਓਸੁ: 'ਏਹ ਭੀ ਲਗੀ ਮਸਕਰੀਆਂ 
ਕਰਣਿ।' ਤਬ ਬਾਬਾ ਜਾਗਿਆ ਤਾਂ ਮਾਤਾ ਆਖਿਆ: 'ਬੇਟਾ, ਇਹ ਭੀ ਗੋਲੀ ਲਗੀ 
ਮਸਕਰੀਆਂ ਕਰਣ, ਆਖੇ ਜੁ-ਨਾਨਕੁ ਸਮੁੰਦਰ ਵਿਚਿ ਖੜਾ ਹੈ-। ਤਬ ਬਾਬੇ ਆਖਿਆ: 'ਮਾਤਾ 
ਜੀ ! ਕਮਲੀ ਗੋਲੀ ਦੇ ਆਖਿਐ ਲਗਣਾ ਨਾਹੀ'। ਤਬ ਬਾਂਦੀ ਕਮਲੀ ਹੋਇ ਗਈ। ਪਰ 
ਦਰਸਨ ਕਾ ਸਦਕਾ ਸੰਗਤਿ ਰਲੀ” ਤਬ ਲੋਕ ਬਹੁਤ ਨਾਉਂ ਧਰੀਕ ਹੋਏ। 


ਇਸ ਇਬਾਰਤ ਤੋਂ ਜਾਪਦਾ ਹੈ ਕਿ ਇਹ ਸਾਖੀ ਗੁਰੂ ਜੀ ਦੀ ਪਹਿਲੀ ਅਵਸਥਾ ਦੀ ਹੈ, ਜਦੋਂ ਲੋਕੀ ਉਹਨਾਂ ਨੂੰ ਦਿਵਾਨਾ 
ਆਦਿਕ ਕਹਿੰਦੇ ਸਨ। ਇਸ ਵੇਲੇ ਤਾਂ ਉਹ ਕਰਤਾਰ ਪੁਰੇ ਵਿਚ ਜਗਤ ਪੂਜ ਹਨ ਤੇ ਚਾਰ ਚੁਫੇਰੇ ਤੋਂ ਜਗਤ ਆ ਮੱਥੇ ਟੇਕ ਰਿਹਾ 
ਹੈ। ਇਸੇ ਪੋਥੀ ਵਿਚ ਸਾਖੀ ੫੪ ਵਿਚ ਗੋਰਖ ਕਹਿੰਦਾ ਹੈ 'ਬਹੁਤ ਪਸਾਰਾ ਕੀਤੋ ਹੀ'; ਜਿਸ ਤੋਂ ਮਾਲੂਮ ਹੁੰਦਾ ਹੈ ਕਿ ਗੁਰੂ ਜੀ ਦਾ 
ਐਸੂਰਜ ਪ੍ਰਤਾਪ ਬੜਾ ਵਧ ਚੁਕਾ ਸੀ। 


5।। 58000 9800 5॥10। 0 ੬00੧ ੧3108।5॥0੫6011.60।। 


190 


੫੪. ਲਹਿਣੇ ਤੋਂ ਅੰਗਦ 

ਤਦਹੁੰ ਆਰਿਆ ਨਾਲ _ਗੋਰਖਨਾਬੁ ਆਇ ਗਇਆ ਬਾਬੇ ਪਾਸ ਤਾਂ ਆਥਿਓਸੁ; 
'ਬਹੁਤੁ ਪਸਾਰਾ ਕੀਤੋਹੀ ?' ਤਬ ਬਾਬੈ ਆਖਿਆ : 'ਗੋਰਖਨਾਥੁ ! ਅਸਾਡੇ ਕੋਈ ਹੋਵੇਗਾ, ਤਾਂ 
ਆਪੇ ਦੇਖਹੁਗੈ'। ਤਬ ਬਾਬਾ ਜੀ ਬਾਹਰਿ ਆਇਆ, ਤਾਂ ਲੋਕ ਨਾਉ ਧਰੀਕ ਪਿਛੇ ਬਹੁਤ 
ਲਾਗੇ। ਤਾਂ ਆਗਿਆ ਨਾਲਿ ਧਰਤੀ ਪੈਸਿਆਂ ਕੀ ਹੋਈ। ਤਬ ਬਹੁਤ ਲੋਕ ਪੈਸੇ ਲੈਕਰਿ 
ਉਠਿ ਆਏ। ਜੋ ਆਗੈ ਜਾਵਨਿ, ਤਾਂ ਰੁਪਈਯੇ ਪਏ ਹੈਨਿ। ਤਾਂ ਬਹੁਤ ਲੋਕ ਰੁਪਈਯੇ ਲੈਕਰਿ 
ਉਠ ਆਏ। ਜੋ ਆਗੈ ਜਾਵਨਿ, ਤਾਂ ਮੁਹਰਾਂ ਪਈਆਂ ਹੈਨਿ, ਜੋ ਕੋਈ ਰਹਿਆ ਥਾ ਸੋ ਮੁਹਰਾਂ 
ਲੇਕਰਿ ਉਠਿ ਆਇਆ। ਤਦ ਦੁਇ ਸਿਖ ਨਾਲਿ ਰਹੇ। ਤਬ ਅਗੈ ਜਾਵਨਿ, ਤਾਂ ਇਕੁ ਚਿਖਾ 
ਜਲਦੀ ਹੈ; ਤਿਸ ਕੈ ਉਪਰਿ ਚਾਰਿ ਚਰਾਗਿ ਜਲਦੈ ਹੈਨਿ, ਅਤੇ ਚਾਦਰ ਤਾਣੀ ਮੁਰਦਾ ਸੁਤਾ 
ਪਇਆ ਹੈ, ਪਰੁ ਦੁਰਗੰਧ ਬਾਸੁ ਆਂਵਦੀ ਹੈ। ਤਬ ਬਾਬੈ ਬਚਨ ਕੀਤਾ ਆਖਿਓਸੁ: ਕੋਈ ਹੈ 
ਜੁ ਇਸ ਨੂੰ ਭਖੇ ?' ਤਬ ਦੂਸਰਾ ਸਿਖੁ ਜੋ_ਥਾ, ਸੋ ਉਹਿ ਮੁਹੁ ਫੇਰਿ ਕਰਿ ਥੁਕੁ ਸੁਟੀ, 
ਥੁਕਾ ਸੁਟਿ ਕਰਿ ਚਲਦਾ ਰਹਿਆ। ਤਬ ਇਕ ਗੁਰੂ ਅੰਗਦੁ ਆਇ ਰਹਿਆ। ਤਬ 
ਬਚਨੁ ਲੈਕਰਿ ਜਾਇ ਖੜਾ ਰਹਿਆ। ਤਾਂ ਆਖਿਓਸੁ: 'ਜੀ ਕਿਸ ਵਲਿ ਤੇ ਮੁਹੁ ਪਾਈ ?' 
ਤਬ ਬਚਨੁ ਹੋਇਆ। 'ਪੇਰਾਂ ਵਲ ਮੁਹੁ ਪਾਵਣਾ'। ਜਬ ਗੁਰੂ ਅੰਗਦ ਚਾਦਰ ਉਠਾਵੈ, ਤਾਂ 
ਗੁਰੂ ਨਾਨਕ ਸੁਤਾ ਪਇਆ ਹੈ। ਤਾਂ ਗੋਰਖ ਕਾ ਬਚਨੁ ਹੋਇਆ: 'ਨਾਨਕ ਤੇਰਾ ਗੁਰੂ ਸੋਈ 
ਜੋ ਤੇਰੇ ਅੰਗ ਤੇ ਪੇਦਾ ਹੋਵੇਗਾ'। ਤਬ ਲਹਿਣੈ ਤੈ ਗੁਰੂ ਅੰਗਦ ਨਾਉਂ ਰਖਿਆ, ਤਾਂ 
ਗੋਰਖਨਾਥੁ ਵਿਦਾ ਹੋਇਆ। ਬਾਬਾ ਡੇਰੈ ਆਇਆ ਤਾਂ ਲੋਕ ਬਹੁਤੁ ਪਛੋਤਾਵਣਿ ਲਗੇ. ਜੋ 
ਪੈਸਿਆਂ ਵਾਲੇ ਆਖਦੇ ਹੈਨਿ: 'ਜੇ ਅਗੈ ਜਾਂਦੇ ਤਾਂ ਰੁਪਈਐ ਲੈ ਆਵਦੈ'। ਅਤੇ ਰੁਪਈਆਂ 
ਵਾਲੈ 


5।। 58000 9800 5॥10। 0 ੬00੧ ੧3108।5॥0760011.60।। 


191 
ਆਖਦੇ ਹੈਨਿ: 'ਜੋ ਅਸੀਂ ਅਗੈ ਜਾਂਦੇ ਤਾਂ ਮੁਹਰਾਂ ਲੈ _ਆਂਵਦੇ'। ਤਬ ਬਾਬਾ 
ਬੋਲਿਆ ਸਬਦੁ ਰਾਗੁ ਸ੍ਰੀ ਰਾਗੁ ਵਿਚ ਮ:੧।।- 
ਲੇਖੇ ਬੋਲਣੁ ਬੋਲਣਾ ਲੇਖੇ ਖਾਣਾਖਾਉ।। ਲੇਖੇ ਵਾਟ ਚਲਾਈਆ ਲੇਖੇ ਸੁਣਿ ਵੇਖਾਉ। । 
ਲੇਖੇ ਸਾਹ ਲਵਾਈਅਹਿ ਪੜੇ ਕਿ ਪੁਛਣ ਜਾਉ।।੧।। ਬਾਬਾ ਮਾਇਆ ਰਚਨਾਧੋਹੁ।। ਅੰਧੈ 
ਨਾਮੁ ਵਿਸਾਰਿਆ ਨਾ ਤਿਸੁ ਏਹੁ ਨ ਓਹੁ।।੧।। ਰਹਾਉ।। ਜੀਵਣ ਮਰਣਾ ਜਾਇਕੈ ਏਥੈ 
ਖਾਜੈ ਕਾਲਿ।। ਜਿਥੈ ਬਹਿ ਸਮਝਾਈਐ ਤਿਥੈ ਕੋਇ ਨ ਚਲਿਓ ਨਾਲਿ।। ਰੋਵਣੁੂ ਵਾਲੇ 
ਜੇਤੜੇ ਸਭਿ ਬੰਨਹਿ ਪੰਡ ਪਰਾਲਿ।।੨।। ਸਭੁ ਕੋ ਆਖੇ ਬਹੁਤੁ ਬਹੁਤੁ ਘਟਿ ਨ ਆਖੋ 
ਕੋਇ।। ਕੀਮਤਿ ਕਿਤੇ ਨ ਪਾਈਆ ਕਹਣਿ ਨ ਵਡਾ ਹੋਇ।। ਸਾਚਾ ਸਾਹਬੁ ਏਕੁ ਤੂ ਹੋਰਿ 
ਜੀਆ ਕੇਤੇ ਲੋਅ।।੩।। ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ।। ਨਾਨਕੁ ਤਿਨ 
ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ।। ਜਿਥੈ ਨੀਚ ਸਮਾਲੀਅਨਿ ਤਿਥੈ ਨਦਰਿ ਤੇਰੀ 
ਬਖਸੀਸ। ।੪।।੩।। 
੫੫. ਮਖਦੂਮ ਬਹਾਵਦੀਂ ਦਾ ਚਲਾਣਾ 

ਤਬ ਇਕ ਦਿਨ ਪਰਮੇਸਰ ਕੀ ਆਗਿਆ ਹੋਈ ਜੋ _ਮਖਦੂਮ ਬਹਾਵਦੀ ਮੁਲਤਾਨ ਕਾ 
ਪੀਰੁ ਮਸੀਤ ਕਉ ਆਇਆ ਥਾ, ਈਦਗਾਹ ਕੈ ਦਿਨਿ, ਮੁਰੀਦ ਲੋਕ ਬਹੁਤੁ ਨਾਲਿ ਆਏ ਥੇ 
ਨਮਾਜ਼ ਗੁਜਾਰਣਿ। ਤਦਹੁੰ ਮਖਦੂਮ ਬਹਾਵਦੀ ਕੀ ਅਖੀ ਭਰਿ ਆਈਆ ਅੰਝੂ, ਲਗਾ 
ਬੈਰਾਗੁ ਕਰਿਣ। ਤਬ ਮੁਰੀਦਾ ਪੁਛਿਆ ਜੋ 'ਜੀਵੇ ਪੀਰ ਸਲਾਮਤਿ ! ਸੁ ਤੁਸੀ ਜੋ ਰੋਏ. ਸੋ 
ਕਿਉਂ ਰੋਏ ?' ਤਬ ਮਖਦੂਮ ਬਹਾਵਦੀ ਆਖਿਆ: 'ਏ ਬੰਦਿਓ ਖੁਦਾਇ ਕਿਓ ! ਇਹ ਬਾਤਿ 
ਕਹਣੇ ਕੀ ਨਾਂਹੀ'। ਤਾਂ ਮੁਰੀਦਾਂ ਆਖਿਆ: 'ਜੀਵੈ ਪੀਰ ਸਲਾਮਤ ਮਿਹਰਿ ਕਰਕੈ ਆਖੀਐ'। 
ਤਬ ਮਖਦੂਮ ਬਹਾਵਦੀ ਆਖਿਆ: 


5।। 58000 9800 5॥10। 0 ੬00੧ ੧3108।5॥0੫6011.60।। 


192 

'ਏ ਯਾਰੋ ! ਅਜ ਤੇ ਈਂਮਾਨੁ ਕਿਸੈ ਕਾ ਠਉੜ ਰਹੈਗਾ ਨਾਹੀ ਸਭ ਬੇਈਮਾਨ ਹੋਇ 
ਜਾਵਨਿਗੇ'। ਤਬ ਮੁਰੀਦਾਂ ਕਹਿਆ: 'ਜੀਵੈ ਪੀਰ ਸਲਾਮਤ ! ਮਿਹਰ ਕਰਕੈ ਦਸੀਐ।' ਤਬ 
ਮਖਦੂਮ ਬਹਾਵਦੀ ਆਥਿਆ: 'ਯਾਰੋ ! ਇਕ ਹਿੰਦੂ ਜਬ ਭਿਸਤ ਕਉ ਆਵੈਗਾ। ਤਬ ਭਿਸਤ 
ਵਿਚ ਉਜਾਲਾ ਹੋਵੈਗਾ'। ਤਬ ਜਿਤਨੇ ਸਿਆਣੇ ਥੇ; ਤਿਤਿਨਿਆ ਕਾ ਇਮਾਨ ਠਉੜ ਨ 
ਰਹਿਆ, ਤਾਂ ਲਗੈ ਆਖਣਿ: 'ਜੀਣੈ ਪੀਰ ਸਲਾਮਤਿ। ਜੋ ਪੜੇ ਲੋਕ ਆਖਦੇ ਹਿਨਿ. ਜੋ 
ਹਿੰਦੂ ਕਉ ਭਿਸਤੁ ਲਿਖਿਆ ਨਾਹੀ, ਅਤੇ ਤੁਸਾਂ ਇਉਂ ਆਖਿਆ ਹੈ ਸੋ ਕਿਉ ਕਰਿ ਜਾਣੀਐ'। 
ਤਬ ਮਖਦੂਮ ਬਹਾਵਦੀ ਆਥਿਆ: 'ਜੋ`ਤੁਸਾਂ ਵਿਚਿ ਕੋਈ ਭਲਾ ਪੜਿਆ ਸਿਆਣਾ ਹੋਵੈ ਸੋ 
ਲੈ ਆਵਹੁ'। ਤਬ ਉਨ੍ਹਾਂ ਇਕੁ ਇਲਮਵਾਨ _ਹਾਜਰੁ ਕੀਤਾ, ਤਬ _ਮਖਦੂਮ _ਬਹਾਵਦੀ 
ਇਕੁ ਸਲੋਕੁ ਲਿਖਿ ਦਿਤਾ:- 

ਜੋ ਅਸਾ ਲਦਣ ਲਦਿਆ ਅਸਾਡੀ ਕਰਿ ਕਾਇ। । 

ਅਤੈ ਮੁਹੋਂ ਆਖਿਓਸੁ: ਜੋ 'ਨਾਨਕ ਨਾਉਂ ਹੈ ਸੁ ਦਰਵੇਸ ਕਾ, ਤਲਵੰਡੀ" ਰਹੰਦਾ ਹੈ। 
ਜਬ ਮਾਗੈ ਤਾਂ ਦੇਵਨਾ'। ਤਦਹੁ ਆਦਮੀ ਤਲਵੰਡੀ ਆਇਆ, ਕੋਹਾਂ ਦੋਹੁੰ ਉਪਰਿ ਆਇ 
ਬੈਠਾ, ਅਤੈ ਆਖਿਓਸੁ: 'ਜੇ ਸਚੁ ਹੈ, ਤਾਂ ਮੈਂ ਕਉ ਸਦਾਇ ਲੇਵੈਗਾ'। ਤਬ ਬਾਬਾ _ਭਸਮਾ' 
ਸਿਖ ਭੇਜਿਆ, ਆਥਿਓਸੁ: 'ਬਾਗ ਵਿਚਿ ਜੋ ਆਦਮੀ ਹੈ ਸੋ ਮੁਲਤਾਨ ਤੇ ਆਇਆ ਹੈ, 
ਮਖਦੂਮ ਬਹਾਵਦੀ ਕਾ, ਸੋ ਸਦਿ ਲੈ ਆਓ'। ਤਬ ਓਹੁ ਗੁਰੂ ਪਾਸਿ ਲੇਇ ਆਇਆ। ਆਇ 
ਪੈਰਿ 


`ਹੁਣ ਸ੍ਰੀ ਗੁਰੂ ਨਾਨਕ ਦੇਵ ਜੀ ਕਰਤਾਰ ਪੁਰ ਰਹਿੰਦੇ ਹਨ; ਜਦੋਂ ਗੁਰੂ ਨਾਨਕ ਜੀ ਬਾਲ ਅਵਸਥਾ ਜਾਂ ਚੜਦੀ ਜਵਾਨੀ 
ਵਿਚ ਸਨ ਤਦ ਤਲਵੰਡੀ ਰਹਿੰਦੇ ਸਨ। 

"ਵਲੋਤ ਵਾਲੇ ਨੁਸਖੇ ਵਿਚ 'ਭ' ਤੇ 'ਸ਼' ਉਡੇ ਹੋਏ ਹਨ ਤੇ ਥਾਂ ਖਾਲੀ ਹੈ ਤੇ ਅਗੈ 'ਮ'_ ਸਾਬਤ ਦਿੱਸਦਾ ਹੈ। ਇਹ ਪੂਰਾ 
ਨਾਮ 'ਭਸਮਾ' ਪਦ ਖਾਲਸਾ ਕਾਲਜ ਵਾਲੇ ਨੁਸਖੇ ਤੋਂ ਪਾਇਆ ਹੈ। 


5।। 58000 9800 5॥10। 0 ੬00੧ ੧3108।5॥0੫6011.60।। 


193 
ਚੁਮਿਆਸੁ। ਕਾਗਦੁ ਗੁਰੂ ਮੰਗਿ ਲਇਆ। ਮਖਦੂਮ ਬਹਾਵਦੀ ਦਾ ਲਿਖਿਆ ਪੜ੍ਹਿਆ। ਜੋ 
ਮਖਦੂਮ ਬਹਾਵਦੀ ਲਿਖਿਆ ਹੈ:- 
ਜੋ ਅਸਾਂ ਲਦਣੁੂ ਲਦਿਆ ਅਸਾਡੀ ਕਰਿ ਕਾਇ। । 
ਤਬ ਬਾਬੈ ਲਿਖਿਆ ਸਲੋਕ ਉਸਕੇ ਸਲੋਕ ਉਪਰ ਕੀਤਾ- 
ਜੋ ਭਰਿਆ ਸੋ ਲਦਸੀ, ਸਭਨਾਂ ਹੁਕਮੁ ਰਜਾਇ। । 
ਨਾਨਕ ਤੇ ਮੁਖ ਉਜਲੈ ਚਲੇ ਹਕੁ ਕਮਾਇ ।।੧।। 
ਤਬ ਬਾਬੈ 'ਮੁਕਤੁ ! ਮੁਕਤੁ !' ਮਖਦੂਮ ਬਹਾਵਦੀ ਕਉ ਲਿਖਿਆ: 'ਜੋ ਤੁਸੀ ਚਲਹੁ, 
ਅਸੀ ਭੀ ਆਵਹੰਗੇ ਚਾਲੀਹ ਦਿਨਿ ਪਿਛੇ'। ਤਿਤੁ ਮਹਲਿ ਸਬਦੁ ਹੋਇਆ, ਰਾਗ ਸ੍ਰੀ ਰਾਗ 
ਵਿਚਿ ਮ:੧।।- 
ਧਨੁ ਜੋਬਨੁ ਅਰੁ ਫੁਲੜਾ ਨਾਠੀਅੜੇ ਦਿਨ ਚਾਰਿ।। ਪਬਣਿ ਕੇਰੇ ਪਤ ਜਿਉ ਢਲਿ ਢੁਲਿ 
ਜੰਮਣਹਾਰ।।੧।। ਰੰਗੁ ਮਾਣਿ ਲੈ ਪਿਆਰਿਆ ਜਾ ਜੋਬਨੁ ਨਉ ਹੁਲਾ।। ਦਿਨ ਥੋੜੜੇ ਥਕੇ 
ਭਇਆ ਪੁਰਾਣਾ ਚੋਲਾ।।੧।। ਰਹਾਉ।। ਸਜਨ ਮੇਰੇ ਰੰਗੁਲੇ ਜਾਇ ਸੁਤੇ ਜੀਰਾਣਿ।। ਹੰਭੀ 
ਵੰਢਾ ਡੁਮਣੀ ਰੋਵਾ ਝੀਣੀ ਬਾਣਿ।।੨।। ਕੀ ਨ ਸੁਣੈਹੀ ਗੋਰੀਏ ਆਪਨ ਕੰਨੀ ਸੋਇ।। ਲਗੀ 
ਆਵਹਿ ਸਾਹੁਰੈ ਨਿਤ ਨ ਪੇਈਆ ਹੋਇ।।੩।। ਨਾਨਕ ਸੁਤੀ ਪੇਈਐ ਜਾਣੂ ਵਿਰਤੀ ਸੰਨਿ। । 
ਗੁਣਾ ਗਵਾਈ ਗੰਠੜੀ ਅਵਗਣ ਚਲੀ ਬੰਨਿ। ।੪। ।੨੪। । 
ਤਬ ਓਹੁ ਆਦਮੀ ਮੁਲਤਾਨ ਗਇਆ।। _ਤਦਹੁ ਮਖਦੂਮ ਬਹਾਵਦੀ ਆਪਣਿਆਂ ਮੁਰੀਦਾਂ 
ਨਾਲਿ ਬਾਹਰਿ ਆਇਆ। ਅਗਹੁ ਓਹੁ ਇਕੁ ਨਾਉ ਲੈ ਆਇਆ”। ਤਬ ਮਖਦੂਮ ਬਹਾਵਦੀ 
ਦੇਖਿ 


ਇਹ ਸਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਨਹੀਂ ਹੈ, ਬਾਹਰ ਦਾ ਹੈ ਸੋ ਗੁਰਬਾਣੀ ਨਹੀਂ ਹੈ। 
ਅਗਹੁ ਤੋਂ.ਲੈ ਆਇਆ' ਤੱਕ ਦਾ ਪਾਠ ਹਾ: ਬਾ: ਨੂ: ਵਿਚ ਨਹੀਂ ਹੈ। 


5।। 58000 9800 5॥10। 0 ੬00੧ ੧3108।5॥0੫6011.60।। 


194 
ਕਰਿ ਲਾਗਾ ਬੈਰਾਗੁ ਕਰਣਿ। ਤਬ ਮੁਰੀਦਾਂ ਪੁਛਿਆ 'ਜੀ ਤੁਸੀਂ ਕਿਉਂ ਰੋਇ ?' ਤਬ ਮਖਦੂਮ 
ਬਹਾਵਦੀ ਆਖਿਆ: 'ਯਾਰੋ_! ਅਸਾਂ ਲਿਖਿਆ ਆਹਾ, ਜੋ-ਤੁਸੀ ਚਲਹੁ, ਤ ਨਾਲ ਚਲਹੁ, 
ਇਕਠੇ ਖੁਦਾਇ ਕੀ ਦਰਗਾਹਿ ਜਾਵਹਿੰ-। ਤਾਂ ਓਨਾ ਅਗਿਅਹੁੰ ਲਿਖਿਆ ਹੈ, ਜੋ ਤੁਸੀਂ 
ਚਲਹੁ ਅਸੀਂ ਭੀ ਆਂਵਹਗੇ ਚਾਲੀਹ ਦਿਨ ਪਿਛਹੁ-। ਤਾਂ ਯਾਰੋ ! ਅਸਾਂ ਓਨਾ ਚਾਲੀਹਾਂ 
ਦਿਨਾਂ ਕਾ ਫਿਕਰੁ ਹੈ, ਜੋ ਚਾਲੀਹ ਦਿਨ ਅੰਨ੍ਹੇਰੇ ਰਹਿਣਾ ਹੋਵੈਗਾ। ਏ ਯਾਰੋ! ਉਨਾਂ ਦਿਨਾਂ 
ਨੂੰ ਮੈਂ ਰੋਂਦਾ ਹਾਂ, ਜੋ ਕਿਉਂ ਕਰਿ ਗੁਦਰਾਨੁ ਹੋਵਨਿਗੇ। ਜੇ ਓਹ ਚਲਦੇ, ਤਾਂ ਸੁਖਾਲੇ ਚਾਨਣੇ 
ਨਾਲਿ ਜਾਂਦੇ'। ਤਬ ਮਖਦੂਮ ਬਹਾਵਦੀ ਕਾ ਚਲਾਣਾ ਹੋਇਆ। ਤਦਹੁੰ ਮੁਰੀਦਾਂ ਲੋਕਾਂ ਦੇ 
ਦਿਲਿ ਕਰਾਰੁ ਆਇਆ। 
੫੬. ਸ੍ਰੀ ਗੁਰੂ ਅੰਗਦ ਜੀ ਨੂੰ ਗੁਰਿਆਈ 

ਤਬ ਬਾਬਾ ਜੀ ਰਾਵੀ ਦੇ ਕਿਨਾਰੇ ਆਇਆ। _ਤਦਹੁੰ ਪੈਸੇ ਪੰਜਿ ਬਾਬੇ ਜੀ 
ਗੁਰੂ ਅੰਗਦ ਜੀ ਕੈ ਅਗੈ ਰਖਿਕੈ ਪੈਰੀ ਪਇਆ। ਤਦਹੁੰ ਪਰਵਾਰ ਵਿਚਿ ਖਬਰਿ ਹੋਈ, 
ਤਾਂ ਸਰਬਤਿ ਸੰਗਤਿ ਵਿਚਿ ਖਬਰਿ ਹੋਈ, ਜੇ ਗੁਰੂ ਬਾਬਾ ਚਲਾਣੈ ਦੇ ਘਰਿ ਹੈ। ਤਦਹੁੰ 
ਗੁਰੂ ਅੰਗਦੁ ਹਥਿ ਜੋੜ ਖੜਾ ਹੋਆ ਤਬ ਬਾਬੈ ਆਖਿਆ: 'ਕੁਛੁ ਮੰਗੁ' ਤਬ ਗੁਰੂ ਅੰਗਦ 
ਜੀ ਆਖਿਆ: 'ਜੀ ਪਾਤਿਸਾਹੁ ! ਤੁਧੁ ਭਾਵੈ ਤ ਏਹ ਜੋ ਸੰਗਤਿ ਨਾਲਹੁੰ ਤੁਟੀ ਹੈ, ਸੋ ਲੜਿ 
ਲਾਈਐ ਜੀ'। ਤੀ' ਬਚਨ ਹੋਇਆ ਗੁਰੂ ਅੰਗਦ ਨੂੰ ਜੋ 'ਤੇਰਾ ਸਦਕਾ ਸਭਾ ਬਖਸ਼ੀ'। ਤਬ 
ਗੁਰੂ ਅੰਗਦੁ ਪੈਰੀਂ ਪਇਆ। ਉਤ ਮਹਲਿ ਸਬਦੁ ਹੋਇਆ ਰਾਗ ਮਾਝ ਵਿਚ ਮਹਲਾ ੧'।।:- 
ਮਾਝ ਮਹਲਾ ੫।। 
ਓਤਿ ਪੋਤਿ ਸੇਵਕ ਸੰਗਿ ਰਾਤਾ।। ਪ੍ਰਭ ਪ੍ਰਤਿਪਾਲੇ ਸੇਵਕ ਸੁਖ 


ਇਹ ਸ਼ਬਦ ਪੰਚਮ ਸਤਿਗੁਰੂ ਜੀ ਦਾ ਹੈ, ਲਿਖਾਰੀ ਦੀ ਭੁੱਲ ਹੈ। 


5।। 58000 9800 5॥10। 0 ੬00੧ ੧3108।5॥0੫6011.60।। 


195 
ਦਾਤਾ।। ਪਾਣੀ ਪਖਾ ਪੀਸਉ ਸੇਵਕ ਕੈ ਠਾਕੁਰੁ ਹੀ ਕਾ ਆਹਰੁ ਜੀਉ।।੧।। ਕਾਟਿ ਸਿਲਕ 
ਪ੍ਰਭਿ ਸੇਵਾ ਲਾਇਆ।। ਹੁਕਮੁ ਸਾਹਿਬ ਕਾ ਸੇਵਕਮਨਿ ਭਾਇਆ। । ਸੋਈ ਕਮਾਵੇਜੋ ਸਾਹਿਬ 
ਭਾਵੈ ਸੇਵਕੁ ਅੰਤਰਿ ਬਾਹਰਿ ਮਾਹਰੁ ਜੀਉ।।੨।। ਤੂੰ ਦਾਨਾ ਠਾਕੁਰੁ ਸਭ ਬਿਧਿ ਜਾਨਹਿ। । 
ਠਾਕੁਰ ਕੇ ਸੇਵਕ ਹਰਿ ਰੰਗ ਮਾਣਹਿ।। ਜੋ ਕਿਛੁ ਠਾਕੁਰ ਕਾ ਸੋ ਸੇਵਕ ਕਾ ਸੇਵਕੁ ਠਾਕੁਰ 
ਹੀ ਸੰਗਿ ਜਾਹਰੁ ਜੀਉ।।੩।। ਅਪਨੇ ਠਾਕੁਰਿ ਜੋ ਪਹਿਰਾਇਆ।। ਬਹੁਰਿ ਨ ਲੇਖਾ ਪੁਛਿ 
ਬੁਲਾਇਆ।। _ ਤਿਸੁ ਸੇਵਕ ਕੈ ਨਾਨਕ _ਕੁਰਬਾਣੀ ਸੋ ਗਹਿਰ _ਗੰਭੀਰਾ 
ਗਉਹਰੁ ਜੀਉ। ।੪। ।੧੮। ।੨੫। | 
੫੭ ਜੋਤੀ ਜੋਤ ਸਮਾਉਣਾ 

ਤਦਹੁ ਗੁਰੂ ਬਾਬਾ ਸਰੀਹ ਤਲੇ ਜਾਇ ਬੈਠਾ। ਸਰੀਹੁ ਸੁਕਾ ਖੜਾ ਥਾ. ਸੋ ਹਰਿਆ 
ਹੋਆ: ਪਾਤ ਫੁੱਲ ਪਏ। ਤਬ ਗੁਰੂ ਅੰਗਦ ਪੈਰੀ ਪਇਆ। ਤਬ ਮਾਤਾ ਜੀ ਬੈਰਾਗੁ ਲਗੀ 
ਕਰਣਿ। ਤਿਤੁ ਮਹਿਲਿ ਸਬਦੁ ਹੋਇਆ। ਭਾਈ ਬੰਧੁ ਪਰਵਾਰ ਸਭ ਲਗੈ _ਰੋਵਣਿ। 
ਤਦਹੁੰ ਰਾਗ ਵਡਹੰਸੁ ਵਿਚਿ ਸਬਦੁ ਹੋਇਆ 

ਰਾਗ ਵਡਹੰਸੁ ਮਹਲਾ ੧।। 

ਧੰਨ ਸਿਰੰਦਾ ਸਚਾ ਪਾਤਿਸਾਹੁ ਜਿਨਿ ਜਗੁ ਧੰਧੈ ਲਾਇਆ। । ਮੁਹਲਤਿ ਪੁਨੀ ਪਾਈ ਭਰੀ 
ਜਾਨੀਅੜਾ ਘਤਿ ਚਲਾਇਆ।। ਜਾਨੀ ਘਤਿ ਚਲਾਇਆ ਲਿਖਿਆ ਆਇਆਰੁੰਨੇ ਵੀਰਸਬਾਏ। । 
ਕਾਂਇਆ ਹੰਸ ਥੀਆ ਵੇਛੋੜਾ ਜਾਂ ਦਿਨ ਪੁੰਨੇ ਮੇਰੀ ਮਾਏ।। ਜੇਹਾ ਲਿਖਿਆ ਤੇਹਾ ਪਾਇਆ 
ਜੇਹਾ _ਪੁਰਬਿ _ਕਮਾਇਆਂ।। _ ਧੰਨੁ _ਸਿਰੰਦਾ ਸਚਾ _ ਪਾਤਿਸਾਹੁ _ ਜਿਨਿ _ ਜਗੁਧੰਧੇ 
ਲਾਇਆ।।੧।। ਸਾਹਿਬੁ ਸਿਮਰਹੁ ਮੇਰੇ ਭਾਈਹੋ ਸਭਨਾ ਏਹੁ ਪਇਆਣਾ। । ਏਥੈ ਧੰਧਾ ਕੂੜਾ 
ਚਾਰਿ ਦਿਹਾ ਆਗੈ ਸਰਪਰ ਜਾਣਾ।। ਆਗੈ 


5।। 58000 9800 5॥10। 0 ੬00੧ ੧3108।5॥0੫6011.60।। 


196 

ਸਰਪਰ ਜਾਣਾ ਜਿਉ ਮਿਹਮਾਣਾ ਕਾਹੇ ਗਾਰਬੁ ਕੀਜੈ।। ਜਿਤੁ ਸੇਵਿਐ ਦਰਗਹ ਸੁਖੁ ਪਾਈਐ 
ਨਾਮੁ ਤਿਸੈ ਕਾ ਲੀਜੈ।। ਆਗੈ ਹੁਕਮੁ ਨ ਚਲੈ ਮੂਲੇ ਸਿਰਿ ਸਿਰਿ ਕਿਆ 
ਵਿਹਾਣਾ।। ਸਾਹਿਬੁ _ਸਿਮਰਿਹੁ ਮੇਰੇ ਭਾਈ ਹੋ ਸਭਨਾ ਏਹੁ ਪਇਆਣਾ।।੨।। ਜੋ 
ਤਿਸੁ ਭਾਵੇ ਸੰਮ੍ਰਥ ਸੋ ਥੀਐ ਹੀਲੜਾ ਏਹੁ ਸੰਸਾਰੋ।। ਜਲਿ ਥਲਿ ਮਹੀਅਲਿ ਰਵਿ 
ਰਹਿਆ ਸਾਚੜਾ ਸਿਰਜਣ ਹਾਰੋ।। ਸਾਚਾ ਸਿਰਜਣ ਹਾਰੋ ਅਲਖ ਅਪਾਰੋ ਤਾਕਾ ਅੰਤੁ ਨ 
ਪਾਇਆ।। ਆਇਆ ਤਿਨਕਾ ਸਫਲੁ ਭਇਆ ਹੈ ਇਕ ਮਨਿ ਜਿਨੀ ਧਿਆਇਆ।। ਢਾਹੇ 
ਢਾਹਿ ਉਸਾਰੇ ਆਪੇ ਹੁਕਮਿ ਸਵਾਰਣ ਹਾਰੋ।। ਜੋ ਤਿਸੁ ਭਾਵੈ ਸੰਮ੍ਰਥ ਸੋ _ਥੀਐ ਹੀਲੜਾ 
ਏਹੁ ਸੰਸਾਰੋ।। ੩।। ਨਾਨਕ ਰੁੰਨਾ ਬਾਬਾ ਜਾਣੀਐ ਜੇ ਰੋਵੇ ਲਾਇ ਪਿਆਰੋ।। ਵਾਲੇਵੇ 
ਕਾਰਣਿ ਬਾਬਾ ਹੋਈਐ ਰੋਵਣੁ ਸਗਲ ਬਿਕਾਰੋ।। ਰੋਵਣੁ ਸਗਲ ਬਿਕਾਰੋ ਗਾਫਲੁ ਸੰਸਾਰੋ 
ਮਾਇਆ ਕਾਰਣਿ ਰੋਵੈ।। ਚੰਗਾ ਮੰਦਾ ਕਿਛੁ ਸੂਝੈ ਨਾਹੀ ਇਹੁ ਤਨੁ ਏਵੈ ਖੋਵੈ।। ਐਥੈ 
ਆਇਆ ਸਭੁ ਕੋ ਜਾਸੀ ਕੂੜਿ ਕਰਹੁ ਅੰਹਕਾਰੋ।। ਨਾਨਕ ਰੁੰਨਾ ਬਾਬਾ ਜਾਣੀਐ ਜੇ ਰੋਵੈ 
ਲਾਇ ਪਿਆਰੋ।।੪।।੧।। 

ਤਬ ਸੰਗਤਿ ਲਗੀ ਸਬਦੁ ਗਾਵਣਿ ਅਲਾਹਣੀਆ। ਤਬ'_ਬਾਬਾ ਬਿਸਮਾਦ ਦੇ ਘਰਿ 
ਆਇਆ। ਤਿਤੁ ਮਹਿਲ ਹੁਕਮੁ ਹੋਇਆ, ਰਾਗੁ ਤੁਖਾਰੀ ਕੀਤਾ, ਬਾਬਾ ਬੋਲਿਆ ਬਾਰਹਮਾਹਾ, 
ਰਾਤਿ, ਅੰਮ੍ਰਿਤ ਵੇਲਾ ਹੋਆ, ਚਲਾਣੇ ਕੈ ਵਖਤਿ- 

ਤੁਖਾਰੀ ਛੰਤ ਮਹਲਾ ੧ ਬਾਰਹਮਾਹਾ 

੧ਉੱ ` ਸਤਿਗੁਰ ਪ੍ਰਸਾਦਿ। । 
ਤੂ ਸੁਣਿ ਕਿਰਤ ਕਰੰਮਾ ਪੁਰਬਿ ਕਮਾਇਆ।। ਸਿਰਿ ਸਿਰਿ ਸੁਖ ਸਹੰਮਾ ਦੇਹਿ ਸੁ ਤੂ ਭਲਾ। । 
ਹਰਿ ਰਚਨਾ ਤੇਰੀ ਕਿਆ ਗਤਿ 


੧ ਰੇ 
ਤਬ” ਪਾਠ ਹਾ: ਬਾ: ਨੁ: ਦਾ ਹੈ। 


5।। 58000 9800 5॥10। 0 ੬00੧ ੧3108।5॥0੫6011.60।। 


[0 

ਮੇਰੀ ਹਰਿ ਬਿਨੁ ਘੜੀ ਨ ਜੀਵਾ।। ਪ੍ਰਿਅ ਬਾਝੁ ਦੁਹੇਲੀ ਕੋਇ ਨ ਬੇਲੀ ਗੁਰਮੁਖਿ ਅੰਮ੍ਰਿਤ 
ਪੀਵਾਂ। ਰਚਨਾ _ਰਾਚਿ _ਰਹੇ ਨਿਰੰਕਾਰੀ ਪ੍ਰਭ _ਮਨਿ _ਕਰਮ _ਸੁਕਰਮਾ।। ਨਾਨਕ ਪੰਥ 
ਨਿਹਾਲੇ ਸਾਧਨ ਤੂ ਸੁਣਿ ਆਤਮ _ਰਾਮਾ।।੧।। _ਬਾਬੀਹਾ ਪ੍ਰਿਉ ਬੋਲੈ _ਕੋਕਿਲ 
ਬਾਣੀਆ। । ਸਾਧਨ ਸਭਿ ਰਸ ਚੋਲੇ ਅੰਕਿ ਸਮਾਣੀਆ।। ਹਰਿ ਅੰਕਿ ਸਮਾਣੀ ਜਾ ਪ੍ਰਭ 
ਭਾਣੀ ਸਾ _ਸੋਹਾਗਣਿ ਨਾਰੇ।। ਨਵ _ਘਰ ਥਾਪਿ ਮਹਲ ਘਰੁ ਉਚਉਨਿਜ ਘਰਿ 
ਵਾਸੁ ਮੁਰਾਰੇ।। _ਸਭ ਤੇਰੀ ਤੂ ਮੇਰਾ ਪ੍ਰੀਤਮੁ ਨਿਸਿ _ਬਾਸਰ ਰੰਗਿ _ਰਾਵੈ।। ਨਾਨਕ 
ਪ੍ਰਿਉ ਪ੍ਰਿਉ ਚਵੈ ਬਬੀਹਾ ਕੋਕਿਲ ਸਬਦਿ ਸੁਹਾਵੈ।।੨।। ਤੂ ਸੁਣਿ ਹਰਿ ਰਸ ਭਿੰਨੇ ਪ੍ਰੀਤਮ 
ਆਪਣੇ।। ਮਨਿ ਤਨਿ ਰਵਤ ਰਵੰਨੇ ਘੜੀ ਨ ਬੀਸਰੇ।। ਕਿਉ ਘੜੀਬਿਸਾਰੀ ਹਉ ਬਲਿਹਾਰੀ 
ਹਉ ਜੀਵਾ ਗੁਣ ਗਾਏ।। ਨਾ ਕੋਈ ਮੇਰਾ ਹਉ ਕਿਸੁ ਕੇਰਾ ਹਰਿ ਬਿਨੁ ਰਹਣੁਨ ਜਾਏ। । 
ਓਟਗਹੀ ਹਰਿਚਰਣ ਨਿਵਾਸੇ ਭਏ ਪਵਿਤ੍ਰ ਸਰੀਰਾ।। ਨਾਨਕ ਦ੍ਰਿਸਟਿ ਦੀਰਘ ਸੁਖੁ ਪਾਵੈ 
ਗੁਰਸਬਦੀ ਮਨੁ _ਧੀਰਾ।।੩।। _ਬਰਸੈ ਅੰਮ੍ਰਿਤ ਧਾਰ _ਬੂੰਦ _ਸੁਹਾਵਣੀ।। _ ਸਾਜਨ 
ਮਿਲੈ ਸਹਜਿ ਸੁਭਾਇ ਹਰਿ ਸਿਉ ਪ੍ਰੀਤਿ ਬਣੀ।। ਹਰਿ ਮੰਦਰਿ ਆਵੈ ਜਾ ਪ੍ਰਭ ਭਾਵੈ ਧਨ 
ਉਭੀ ਗੁਣ ਸਾਰੀ।। ਘਰਿ ਘਰਿ ਕੰਤੁ ਰਵੈ ਸੋਹਾਗਣਿ ਹਉ ਕਿਉ ਕੰਤਿ ਵਿਸਾਰੀ।। ਉਨਵਿ 
ਘਨ ਛਾਏ ਬਰਸੁ ਸੁਭਾਏ ਮਨਿ ਤਨਿ ਪ੍ਰੇਮੁ ਸੁਖਾਵੇ।। ਨਾਨਕ ਵਰਸੈ ਅੰਮ੍ਰਿਤ ਬਾਣੀ ਕਰਿ 
ਕਿਰਪਾ ਘਰਿ ਆਵੈ।।੪।। ਚੇਤੁ ਬਸੰਤੁ ਭਲਾ ਭਵਰੁ ਸੁਹਾਵੜੇ।। ਬਨ ਫੂਲੇ ਮੰਝਿ ਬਾਰਿ ਮੇ 
ਪਿਰੁ ਘਰਿ ਬਾਹੁੜੈ।। ਪਿਰੁ ਘਰਿ ਨਹੀ ਆਵੈ ਧਨ ਕਿਉ ਸੁਖੁ ਪਾਵੈ ਬਿਰਹਿ ਬਿਰੋਧ 
ਤਨੁ ਛੀਜੈ।। ਕੋਕਿਲ ਅੰਬਿ ਸੁਹਾਵੀ ਬੋਲੈ ਕਿਉ ਦੁਖੁ ਅੰਕਿ ਸਹੀਜੈ।। ਭਵਰੁ ਭਵੰਤਾ ਫੂਲੀ 
ਡਾਲੀ ਕਿਉ ਜੀਵਾ ਮਰੁ ਮਾਏ।। ਨਾਨਕ ਚੇਤਿ ਸਹਜਿ ਸੁਖੁ ਪਾਵੈ ਜੇ ਹਰਿ ਵਰੁ ਘਰਿ ਧਨ 
ਪਾਏ।।੫।। ਵੈਸਾਖੁ ਭਲਾ ਸਾਖਾ ਵੇਸ ਕਰੇ। । 


5।। 58000 9800 5॥10। 0 ੬00੧ ੧3108।5॥0੫6011.60।। 


198 

ਧਨੁ ਦੇਖੇ ਹਰਿ ਦੁਆਰੁ ਆਵਹੁ ਦਇਆ ਕਰੇ। ਘਰਿ ਆਵਉ ਪਿਆਰੇ ਦੁਤਰ ਤਾਰੇ 
ਤੁਧੁ ਬਿਨੁ ਅਢੁ ਨ ਮੋਲੋ।। ਕੀਮਤਿ ਕਉਣ ਕਰੇ ਤੁਧੁ ਭਾਵਾਂ ਦੇਖਿ ਦਿਖਾਵੈ ਢੋਲੋ।। ਦੂਰ ਨ 
ਜਾਨਾ ਅੰਤਰਿ ਮਾਨਾ ਹਰਿ ਕਾ ਮਹਲੁ ਪਛਾਨਾ।। ਨਾਨਕ ਵੈਸਾਖੀ ਪ੍ਰਭ ਪਾਵੈ ਸੁਰਤਿ ਸਬਦਿ 
ਮਨੁ ਮਾਨਾ।।੬।। ਮਾਹੁ ਜੇਠੁ ਭਲਾ ਪ੍ਰੀਤਮੁ ਕਿਉ ਬਿਸਰੇ।। ਥਲ ਤਾਪਹਿ ਸਰ ਭਾਰ ਸਾਧਨ 
ਬਿਨਉ ਕਰੇ।। ਧਨੁ _ਬਿਨਉ ਕਰੇਦੀ ਗੁਣ ਸਾਰੇਦੀ ਗੁਣ ਸਾਰੀ ਪ੍ਰਭ _ਭਾਵਾ।। ਸਾਚੈ 
ਮਹਲਿਰਹੈ _ ਬੈਰਾਗੀ _ਆਵਣ ਦੇਹਿ _ਤ ਆਵਾਂ।। ਨਿਮਾਣੀ _ਨਿਤਾਣੀ _ ਹਰਿ 
ਬਿਨੁ ਕਿਉ ਪਾਵੈ ਸੁਖ ਮਹਲੀ।। _ਨਾਨਕ _ਜੇਠਿ _ਜਾਣੈਤਿਸੁ ਜੈਸੀ _ਕਰਮਿਮਿਲੈ ਗੁਣ 
ਗਹਿਲੀ।।੭।। ਆਸਾੜੁ ਭਲਾ ਸੂਰਜੁ ਗਗਨਿ ਤਪੇ।। ਧਰਤੀ ਦੂਖ ਸਹੈ ਸ਼ੋਖੇ ਅਗਨਿ ਭਖੇ। | 
ਅਗਨਿ ਰਸੁ ਸੋਖੋੇ ਮਰੀਐ ਧੋਖੇ ਭੀ ਸੋ ਕਿਰਤੁ ਨ ਹਾਰੇ।। ਰਥ ਫਿਰੇ ਛਾਇਆ ਧਨ ਤਾਕੇ 
ਟੀਡੁ ਲਵੈ ਮੰਝਿ ਬਾਰੇ।। ਅਵਗਣ ਬਾਧਿ ਚਲੀ ਦੁਖੁ ਆਗੈ ਸੁਖੁ ਤਿਸੁ ਸਾਚੁ ਸਮਾਲੇ। । 
ਨਾਨਕ ਜਿਸਨੋ ਇਹੁ ਮਨੁ ਦੀਆ ਮਰਣੁ ਜੀਵਣੁ ਪ੍ਰਭ ਨਾਲੇ।।੮।। ਸਾਵਣਿ ਸਰਸ ਮਨਾ 
ਘਣ ਵਰਸਹਿ ਰੁਤਿ ਆਏ।। ਮੇ ਮਨਿ ਤਨਿ ਸਹੁ ਭਾਵੈ ਪਿਰੁ ਪਰਦੇਸਿ _ਸਿਧਾਏ। । 
ਪਿਰੁ ਘਰਿ ਨਹੀ ਆਵੈ ਮਰੀਐ ਹਾਵੈ ਦਾਮਨਿ ਚਮਕਿ ਡਰਾਏ।। ਸੇਜ ਇਕੇਲੀ ਖਰੀ ਦੁਹੇਲੀ 
ਮਰਨੁ ਭਇਆ ਦੁਖੁ ਮਾਏ।। ਹਰਿ ਬਿਨੁ ਨੀਦ ਭੂਖ ਕਹੁ ਕੇਸੀ ਕਾਪੜੁ ਤਨਿ ਨ ਸੁਖਾਵਏ। । 
ਨਾਨਕ ਸਾ_ਸੋਹਾਗਣਿ ਕੰਤੀ ਪਿਰਕੈ ਅੰਕਿ ਸਮਾਵਏ। ।੯।। ਭਾਦਉ ਭਰਮਿ ਤੁਲੀ ਭਰਿ 
ਜੋਬਨਿ ਪਛੁਤਾਣੀ।। ਜਲ ਥਲ ਨੀਰਿ ਭਰੇ ਬਰਸ ਰੁਤੇ ਰੰਗੁ ਮਾਣੀ।। ਬਰਸੈ ਨਿਸਿ ਕਾਲੀ 
ਕਿਉ ਸੁਖੁ ਬਾਲੀ ਦਾਦਰ ਮੋਰ ਲਵੰਤੇ।। ਪ੍ਰਿਉ ਪ੍ਰਿਉ ਚਵੈ ਬਬੀਹਾ ਬੋਲੈ ਭੁਇਅੰਗਮ ਫਿਰਹਿ 
ਡਸੰਤੇ।। ਮਛਰ ਡੰਗ ਸਾਇਰ ਭਰ ਸੁਭਰ ਬਿਨੁ ਹਰਿ ਕਿਉਸੁਖੁ 


5।। 58000 9800 5॥10। 0 ੬00੧ ੧3108।5॥0੫6011.60।। 


॥0/#/.36110€.0।0/0€3/।3101੫। 


199 
ਪਾਈਐ।। ਨਾਨਕ ਪੂਛਿ ਚਲਉ ਗੁਰ ਅਪੁਨੈ ਜਹ ਪ੍ਰਭੁ ਤਹ ਹੀ ਜਾਈਐ।।੧0।। ਅਸੁਨਿ 
ਆਉ ਪਿਰਾ ਸਾਧਨ ਝੂਰਿ ਮੁਈ।। ਤਾ ਮਿਲੀਐ ਪ੍ਰਭੁ ਮੇਲੇ ਦੂਜੈ ਭਾਇ ਖੁਈ।। ਝੂਠਿ 
ਵਿਗੁਤੀ ਤਾ ਪਿਰ ਮੁਤੀ ਕੁਕਹ ਕਾਹ ਸਿ ਫੁਲੇ।। ਅਗੈ ਘਾਮ ਪਿਛੈ ਰੁਤਿ ਜਾਡਾ ਦੇਖਿ 
ਚਲਤ ਮਨੁ ਡੋਲੇ।। ਦਹਦਿਸਿ ਸਾਖ ਹਰੀ ਹਰੀਆਵਲ ਸਹਜਿ ਪਕੈ ਸੋ_ਮੀਠਾ।। ਨਾਨਕ 
ਅਸੁਨਿ ਮਿਲਹੁ ਪਿਆਰੇ ਸਤਿਗੁਰ ਭਏ ਬਸੀਠਾ।।੧੧।। ਕਤਕਿ ਕਿਰਤੁ ਪਇਆ ਜੋ ਪ੍ਰਭ 
ਭਾਇਆ।। ਦੀਪਕੁ ਸਹਜਿ ਬਲੈ ਤਤਿ ਜਲਾਇਆ। । ਦੀਪਕ ਰਸ ਤੇਲੋ ਧਨ ਪਿਰ ਮੇਲੋ ਧਨ 
ਓਮਾਹੈ ਸਰਸੀ।। ਅਵਗਣ ਮਾਰੀ ਮਰੈ ਨ ਸੀਝੈ ਗੁਣਿ ਮਾਰੀ ਤਾ ਮਰਸੀ।। ਨਾਮੁ ਭਗਤਿ 
ਦੇ ਨਿਜ ਘਰਿ ਬੈਠੇ ਅਜਹੁ ਤਿਨਾੜੀ ਆਸਾ।। ਨਾਨਕ ਮਿਲਹੁ ਕਪਟ ਦਰ ਖੋਲਹੁ ਏਕਘੜੀ 
ਖਟੁਮਾਸਾ। ।੧੨।। ਮੰਘਰ ਮਾਹੁ ਭਲਾ ਹਰਿ ਗੁਣ ਅੰਕਿ ਸਮਾਵਏ। । ਗੁਣਵੰਤੀ ਗੁਣ ਰਵੈ ਮੇ 
ਪਿਰੁ ਨਿਹਚਲੁ ਭਾਵਏ। । ਨਿਹਚਲੁ ਚਤੁਰੁ ਸੁਜਾਣੁ ਬਿਧਾਤਾ ਚੰਚਲੁ ਜਗਤੁ ਸਬਾਇਆ। । 
ਗਿਆਨੁ ਧਿਆਨੁ ਗੁਣ ਅੰਕਿ ਸਮਾਣੇ ਪ੍ਰਭ ਭਾਣੇ ਤਾ ਭਾਇਆ।। ਗੀਤ ਨਾਦ ਕਵਿਤ 
ਕਵੇ ਸੁਣਿ ਰਾਮ ਨਾਮਿ ਦੁਖੁ ਭਾਗੈ।। ਨਾਨਕ ਸਾ ਧਨ ਨਾਹ ਪਿਆਰੀ ਅਭ ਭਗਤੀ ਪਿਰ 
ਆਗੀ। ।੧੩।। ਪੋਖਿ ਤੁਖਾਰੁ ਪੜੈ ਵਣੁ ਤ੍ਰਿਣੁ ਰਸੁ ਸੋਖੇ।। ਆਵਤ ਕੀ ਨਾਹੀ ਮਨਿ ਤਨਿ 
ਵਸਹਿ ਮੁਖੇ।। ਮਨਿ ਤਨਿ ਰਵਿ ਰਹਿਆ ਜਗ ਜੀਵਨੁ ਗੁਰ ਸਬਦੀ ਰੰਗੁ ਮਾਣੀ। ਅੰਡਜ 
ਜੇਰਜ ਸੇਤਜ ਉਤਭੁਜ ਘਟਿ ਘਟਿ ਜੋਤਿ ਸਮਾਣੀ।। ਦਰਸਨੁ ਦੇਹ ਦਇਆ ਪਤਿ ਦਾਤੇ ਗਤਿ 
ਪਾਵਉ ਮਤਿ ਦੇਹੋ।। ਨਾਨਕ ਰੰਗਿ ਰਵੈ ਰਸਿ ਰਸੀਆ ਹਰਿ ਸਿਉ ਪ੍ਰੀਤਿ ਸਨੇਹੋ। ।੧੪।। 
ਮਾਘਿ ਪਨੀਤ ਭਈ ਤੀਰਥੁ ਅੰਤਰਿ ਜਾਨਿਆ।। ਸਾਜਨ ਸਹਜਿ ਮਿਲੇ ਗੁਣ ਗਹਿ 
ਅੰਕਿ ਸਮਾਨਿਆ।। ਪ੍ਰੀਤਮ ਗੁਣ ਅੰਕੇ ਸੁਣਿ ਪ੍ਰਭ 


5।। 58000 9800 5॥10। 0 ੬00੧ ੧3108।5॥0੫6011.60।। 


200 

ਬੰਕੇ ਤੁਧੁ ਭਾਵਾ ਸਰਿ ਨਾਵਾ।। ਗੰਗ ਜਮੁਨ ਤਹ ਬੇਣੀ ਸੰਗਮ ਸਾਤ ਸਮੁੰਦ ਸਮਾਵਾ। । ਪੁੰਨ 
ਦਾਨ ਪੂਜਾ ਪਰਮੇਸੁਰ ਜੁਗਿ ਜੁਗਿ ਏਕੋ ਜਾਤਾ।। ਨਾਨਕ ਮਾਘਿ ਮਹਾਰਸੁ ਹਰਿ ਜਪਿ 
ਅਠਸਠਿ __ਤੀਰਥ _ਨਾਤਾ।।੧੫।। _ਫਲਗੁਨਿ _ ਮਨਿ _ਰਹਸੀ _ ਪ੍ਰੇਮੁ _ਸੁਭਾਇਆ। । 
ਅਨਦਿਨੁ ਰਹਸੁ ਭਇਆ ਆਪੁ ਗਵਾਇਆ।। ਮਨ ਮੋਹੁ ਚੁਕਾਇਆ ਜਾ ਤਿਸੁ ਭਾਇਆ ਕਰਿ 
ਕਿਰਪਾ ਘਰਿ ਆਓ।। ਬਹੁਤੇ ਵੇਸ ਕਰੀ ਪਿਰ ਬਾਝਹੁ ਮਹਲੀ ਲਹਾ ਨ ਥਾਓ।। ਹਾਰ ਡੋਰ 
ਰਸ ਪਾਟ ਪਟੰਬਰ ਪਿਰਿ `ਲੋੜੀ ਸੀਗਾਰੀ।। ਨਾਨਕ ਮੇਲਿ ਲਈ ਗੁਰਿ ਆਪਣੈ ਘਰਿ 
ਵਰੁ ਪਾਇਆ ਨਾਰੀ। ।੧੬।। ਬੇਦਸ ਮਾਹੁ ਰੁਤਿ ਥਿਤੀ ਵਾਰ _ਭਲੇ।। ਘੜੀ ਮੂਰਤਿ 
ਪਲ ਸਾਚੇ ਆਏ ਸਹਜਿ ਮਿਲੇ।। ਪ੍ਰਭ ਮਿਲੇ ਪਿਆਰੇ ਕਾਰਜ ਸਾਰੇ ਕਰਤਾ ਸਭ ਬਿਧਿ 
ਜਾਣੈ।। ਜਿਨਿ ਸੀਗਾਰੀ ਤਿਸਹਿ ਪਿਆਰੀ ਮੇਲੁ ਭਇਆ ਰੰਗੁ ਮਾਣੈ।। ਘਰਿ ਸੇਜ ਸੁਹਾਵੀ 
ਜਾ _ਪਿਰਿ ਰਾਵੀ ਗੁਰਮੁਖਿ ਮਸਤਕਿ _ਭਾਗੋ।। _ਨਾਨਕ ਅਹਿਨਿਸਿ ਰਾਵੈ ਪ੍ਰੀਤਮੁ ਹਰਿ 
ਵਰੁ ਥਿਰੁ ਸੋਹਾਗੋ। ।੧੭। ।੧।। 

ਤਿਤੁ ਮਹਿਲ ਜੋ ਸਬਦ ਹੋਆ, ਸੋ ਪੋਥੀ ਜੁਬਾਨਿ ਗੁਰੂ ਅੰਗਦ _ਜੋਗ'_ਮਿਲੀ। 
ਤਦਹੁ ਪੁਤ੍ਰਾਂ ਆਖਿਆ: ਅਸਾਡਾ ਕਿਆ _ਹਵਾਲ ਹੋਵੇਗਾ ?' ਤਬ ਗੁਰੂ ਬੋਲਿਆ ਬਚਨੁ', 
ਆਧਿਆ ਜੋ ਬੇਟਾ ! ਗੁਰੂ _ਕਿਆਂ ਕੁਤਿਆਂ ਨੂੰ ਭੀ ਕਮੀ ਨਾਂਹੀ, ਰੋਟੀਆਂ ਕਪੜੇ 
ਬਹੁਤੁ ਹੋਵਨਿਗੇ, ਅਤੇ ਗੁਰੂ _ਜਪਹੁਗੈ ਤਾਂ ਜਨਮ _ਸਵਰੇਗਾ'। ਤਬ ਹਿੰਦੂ ਮੁਸਲਮਾਨ 
ਨਾਉ ਧਰੀਕ ਲਗੇ ਆਖਣਿ। ਮੁਸਲਮਾਨ ਲਗੇ ਆਖਣਿ` 'ਅਸੀਂ ਦਬਹਿੰਗੇ। ਅਤੇ ਹਿੰਦੂ ਲਾਗੇ 
ਆਖਣਿ` ਜੋ 'ਅਸੀਂ ਜਲਾਹਾਂਗੇ'। ਤਬ ਬਾਬੇ ਆਖਿਆ: ਜੋਤੁਸੀਂ ਦੁਹਾਂ ਵਲੀ 


"ਵਲੈਤ ਵਾਲੇ ਨੁਸਖੇ ਵਿਚ ਏਥੇ ਅਖਰ ਮਿਟੇ ਹੋਣ ਕਰਕੇ ਇਸ ਥਾਵੇਂ ਦੋ ਦੋ ਚਾਰ ਚਾਰ ਅੱਖਰ ਖਾਲਸਾ ਕਾਲਜ ਵਾਲੇ 
ਨੁਸਖੇ ਤੋਂ ਪਾਏ ਗਏ ਹਨ। ਯਥਾ ਤਰਤੀਬ ਵਾਰ ੧..ਗਦ ਜਗੋ। ੨. ਹਵਾਲ ਹੋਵੈਗਾ ੩..ਬਚਨੁ ਆਖਿ। 
360) ਏਥੇ ਵਲੈਤ ਵਾਲੇ ਨੁਸਖੇ ਵਿਚ ਅੱਧੀ ਸਤਰ ਮਿਟੀ ਹੋਈ ਹੈ. ਤੇ ਹੋਰ ਕਿਸੇ ਨੁਸਖੇ ਵਿਚ ਭੀ ਇਹ ਪਾਠ ਨਹੀਂ ਮਿਲਿਆ, ਪਰ 
ਮਤਲਬ ਫਿਰ ਭੀ ਪੂਰਾ ਹੋ ਜਾਂਦਾ ਹੈ। 


5।। 58000 9800 5॥10। 0 ੬00੧ ੧3108।5॥0੫6011.60।। 


201 
ਫੁਲ ਰਖਹੁ ਦਾਹਣੀ ਵਲਿ ਹਿੰਦੂਆਂ ਕੇ ਰਖਹੁ, ਅਤੇ ਬਾਵੀ ਵਲਿ ਮੁਸਲਮਾਨਾਂ ਕੇ ਰਖਹੁ, ਜਿਸ 
ਦੇ ਭਲਕੇ ਹਰੇ ਰਹਿਨਿਗੇ, ਜੇ ਹਿੰਦੂਆਂ ਕੇ ਹਰੇ ਰਹਨਿ ਤਾਂ ਜਾਲਹਿੰਗੇ ਅਤੇ ਜੋ ਮੁਸਲਮਾਨਾਂ 
ਕੇ ਹਰੇ ਰਹਿਨਗੇ ਤਾਂ ਦਬਹਿੰਗੇ। ਤਬ ਬਾਬੈ ਸੰਗਤਿ ਨੂੰ ਹੁਕਮ ਕੀਤਾ, “ਕੀਰਤਨ ਪੜਹੁ'। 
ਤਬ ਸੰਗਤਿ ਲਗੀ ਕੀਰਤਨੁ ਪੜਣਿ। ।੧।। ਰਾਗ ਗਉੜੀ ਪੂਰਬੀ ਮਹਲਾ ੧। । 

ਸੋਹਿਲਾ ਰਾਗ ਗਉੜੀ ਦੀਪਕੀ ਮਹਲਾ ੧।। 

੧ਉੱ ` ਸਤਿਗੁਰ ਪ੍ਰਸਾਦਿ। । 
ਜੈ ਘਰਿ ਕੀਰਤਿ ਆਖੀਐ ਕਰਤੇ ਕਾ ਹੋਇ ਬੀਚਾਰੋ।। ਤਿਤੁ ਘਰਿ ਗਾਵਹੁ ਸੋਹਿਲਾ 
ਸਿਵਰਿਹੁ ਸਸਿਰਜਣਹਾਰੋ।।੧।। ਤੁਮ ਗਾਵਹੁ ਮੇਰੇ ਨਿਰਭਉ ਕਾ ਸੋਹਿਲਾ।। ਹਉ ਵਾਰੀ 
ਜਿਤੁ ਸੋਹਿਲੈ ਸਦਾ ਸੁਖੁ ਹੋਇ। ।੧।। ਰਹਾਉ। ਨਿਤ ਨਿਤ ਜੀਅੜੇ ਸਮਾਲੀਅਨਿ ਦੇਖੇਗਾ 
ਦੇਵਣਹਾਰੁ।। ਤੇਰੇ ਦਾਨੋ ਕੀਮਤਿ ਨਾ ਪਵੈ ਤਿਸੁ ਦਾਤੇ ਕਵਣ ਸੁਮਾਰੁ।।੨।। ਸੰਬਤਿ ਸਾਹਾ 
ਲਿਖਿਆ ਮਿਲਿ ਕਰਿ ਪਾਵਹੁ ਤੇਲੂ।। ਦੇਹੁ ਸਜਣ ਅਸੀਸੜੀਆ ਜਿਉ ਹੋਵੈ ਸਾਹਿਬ 
ਸਿਉ ਮੇਲੂ।।੩।। ਘਰਿ ਘਰਿ ਏਹੋ ਪਾਹੁਚਾ ਸਦੜੇ ਨਿਤ ਪਵੰਨਿ।। ਸਦਣਹਾਰਾ ਸਿਮਰੀਐ 
ਨਾਨਕ ਸੇ ਦਿਹ ਆਵੰਨਿ।।੪।।੧।। 
ਰਾਗੁ ਆਸਾ ਮਹਲਾ ੧।। ਛਿਅ ਘਰ ਛਿਅ ਗੁਰ ਛਿਅ ਉਪਦੇਸ।। ਗੁਰੁ ਗੁਰੁ ਏਕੋ ਵੇਸ 
ਅਨੇਕ।।੧।। ਬਾਬਾ ਜੈ ਘਰਿ ਕਰਤੇ ਕੀਰਤਿ ਹੋਇ।। ਸੋ ਘਰੁ ਰਾਖੁ ਵਡਾਈ ਤੋਇ। ।੧।। 
ਰਹਾਉ।। ਵਿਸੁਏ ਚਸਿਆ ਘੜੀਆ ਪਹਰਾ ਥਿਤੀ ਵਾਰੀ ਮਾਹੁ ਹੋਆ।। ਸੂਰਜੁ ਏਕੋ ਰੁਤਿ 
ਅਨੇਕ।। ਨਾਨਕ ਕਰਤੇ ਕੇ ਕੇਤੇ ਵੇਸ। ।੨।।੨।। 


5।। 58000 9800 5॥10। 0 ੬00੧ ੧3108।5॥0760011.60।। 


202 


ਧਨਾਸਰੀ ਰਾਗ ਹੋਯਾ', ਆਰਤੀ ਗਾਵੀ।। ਤਿਤ ਮਹਲਿ ਕੀਰਤਨੁ ਹੋਆ ਸਬਦ, ਤਬ ਸਲੋਕ 


ਪੜਿਆ:- 
ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ।। ਦਿਵਸੁ ਰਾਤਿ ਦੁਇ ਦਾਈ ਦਾਇਆ 
ਖੇਲੈ ਸਗਲ ਜਗਤੁ।। ਚੰਗਿਆਈਆ ਬੁਰਿਆਈਆ ਵਾਚੈ ਧਰਮ ਹਦੂਰਿ।। ਕਰਮੀ ਆਪੇ 


ਆਪਣੀ ਕੇ ਨੇੜੇ ਕੇ ਦੂਰਿ।। ਜਿਨੀ ਨਾਮੁ ਧਿਆਇਆ ਗਏ ਮਸਕਤਿ ਘਾਲਿ।। ਨਾਨਕ ਤੇ 
ਮੁਖ ਉਜਲੇ ਕੇਤੀ ਛੁਟੀ ਨਾਲਿ।।੧।। 

ਜਬ ਸਲੋਕ ਪੜਿਆ, ਤਬਿ ਬਾਬੈ' ਚਾਦਰ ਉਪਰਿ ਲੈ ਕਰਿ _ਸੁਤਾ। ਸੰਗਤਿ ਮਥਾੰ 
ਟੇਕਿਆ। ਜਬ ਚਾਦਰ ਉਠਾਵਨਿ ਤਾ ਕੁਛੁ ਨਾਹੀ। ਤਦਹੁ ਫਲ ਦੂਹਾਂ ਕੇ ਹਰੇ ਰਹੈ। 
ਹਿੰਦੂ ਆਪਣੈ ਲੈ ਗਏ, ਅਤੇ ਮੁਸਲਮਾਨ ਆਪਣੇ ਲੈ ਗਏ। ਸਰਬਤਿ ਸੰਗਤਿ ਪੇਰੀ ਪਈ। 
ਬੋਲਹੁ ਵਾਹਿਗੁਰੂ।।੧।। ਸੰਮਤ ੧੫੯੫ ਮਿਤੀ ਅਸੂ ਸੁਦੀ ੧0।। ਬਾਬਾ ਨਾਨਕ ਜੀ _ਸਮਾਣੈ 
ਕਰਤਾਰ ਪੁਰਿ। ਬੋਲਣਾ ਹੋਆ। 


ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਸਾਖੀ ਸੰਪੂਰਨ ਹੋਈ। ਕੁ.) ਕੁਕੇੈ ਬਖਸਿ 


ਲੈਣਾ। ਅਭੁਲ ਗੁਰੂ 


`ਦੇਥੇ ਵੀ ਵਲੈਤ ਵਾਲੇ ਨੁਸਖੇ ਵਿਚ ਅੱਧੀਆਂ ਔੱਧੀਆਂ ਸਤਰਾਂ ਨਹੀਂ ਹਨ। ਇਹ ਪਾਠ ੧ 'ਆ ਤਬਿ ਬਾਬੈ ਚਾਦ_'। ੨ 
'ਸੁਤਾ। ਸੰਗਤਿ ਮਥਾ' ਖਾ: ਕਾ: ਦੇ ਨੁ: ਤੋਂ ਪਾਏ ਹਨ। 

"ਦੇ ਵੀ ਵਲੈਤ ਵਾਲੇ ਨੁਸਖੇ ਵਿਚ ਅੱਧੀਆਂ ਅੱਧੀਆਂ ਸਤਰਾਂ ਨਹੀਂ ਹਨ। ਇਹ ਪਾਠ ੧ 'ਆ ਤਬਿ ਬਾਬੈ ਚਾਦ_'। ੨ 
'ਸੁਤਾ। ਸੰਗਤਿ ਮਥਾ” ਖਾ: ਕਾ: ਦੇ ਨੁ: ਤੋਂ ਪਾਏ ਹਨ। 

੨ਉਥੋਂ ਅਗਲਾ ਪਾਠ ਹਾ: ਬਾ: ਨੂ: ਵਿਚ ਨਹੀਂ ਹੈ। 

ਦਇਥੇ ਵਲੇਤ ਵਾਲੇ ਨੁਸਖੇ ਵਿਚ ਇਕ ਕਕੇ ਨੂੰ ਔਂਕੁੜ ਫੇਰਖ਼ਮਦਾਰ ਲਕੀਰ ਤੇ ਫੇਰ ਕਕਾ ਔਂਕੜ ਵਾਲਾ ਆਉਂਦਾ ਹੈ. 
ਉਤਾਰੇ ਵਾਲੇ ਨੇ 'ਭੁੱਲ ਚੁਕ' ਦਾ ਗਲਤ ਉਤਾਰਾ ਕੀਤਾ ਮਾਲੂਮ ਹੁੰਦਾ ਹੈ। 


5।। 58000 9800 5॥10। 0 ੬00੧ ੧3108।5॥0੫6011.60।। 


203 


ਬਾਬਾ ਜੀ। ਬੋਲਹੁ ਵਾਹਿਗੁਰੂ ਜੀ ਕੀ ਫਤੈ ਹੋਈ”। ਤੇਰਾ ਪਰਾਨਾੰ ਹੈ।।੧।।੧।। 

੧ਉਂ `ਸ੍ਰੀ ਸਤਿਗੁਰ ਪ੍ਰਸਾਦਿ।। ਕੀਚੈ ਨੇਕਿ ਨਾਮੀ ਜਿ ਦੇਵੈ ਖੁਦਾਇ। । ਜੋ ਦੀਸੈ ਜਿਮੀ 
ਪਰਿ ਸੋ ਹੋਸੀ ਫਨਾਹਿ।। ਦਾਇਮੁ ਨ ਦਉਲਤ ਕਾਸ ਬੇ _ਸੁਮਾਰਿ।। ਨ ਰਹੈ ਗਈਆ 
ਕਰੋੜੀ” 


-ਇਤੀ- 


“ਵਾਹਿਗੁਰੂ ਜੀ ਕੀ ਫਤਹ ਹੋਈ' ਇਹ ਪਾਠ ਵਲੈਤ ਵਾਲੀ ਸਾਖੀ ਦੇ ਅਖੀਰਲੇ ਸਫੇ ਤੇ ਉਸੇ ਕਲਮ ਉਸੇ ਤਰਜ਼ ਲਿਖਤ 
ਵਿਚ ਹੈ, ਜਿਸ ਤੋਂ ਇਹ ਅਨੁਮਾਨ ਹੋ ਸਕਦਾ ਹੈ ਕਿ ਇਸ ਜਨਮ ਸਾਖੀ ਦਾ ਕਰਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਖ਼ਾਲਸਾ 
ਪ੍ਰਗਟ ਕਰਨ ਤੋਂ ਮਗਰੋਂ ਸੰ੧੭੫੬ ਬਿ: ਦੇ ਬਾਦ ਹੋਇਆ ਹੈ। ਜੇ ਫਰਜ਼ ਕਰੋ ਕਿ ਕਰਤਾ ਪਹਿਲੇ ਹੋਇਆ ਹੈ, ਤਾਂ ਵਲੈਤ ਅੱਪੜੇ 
ਨੁਸਖੇ ਦੀ ਲਿਖਤ ਦੀ ਤਾਰੀਖ ੧੭੫੬ ਬਿ: ਦੇ ਮਗਰੋਂ ਦੀ ਹੈ, ਤੇ ਉਤਾਰਾ ਕਰਨ ਵਾਲੇ ਲਿਖਾਰੀ ਨੇ ਇਹ ਸਤਰ ਆਪ ਲਿਖ 
ਦਿੱਤੀ ਹੈ। ਕਿਉਂਕਿ 'ਵਾਹਿਗੁਰੂ ਜੀ ਕੀ ਫਤਹ' ਇਹ ਦਸਮੇ ਸਤਿਗੁਰੂ ਜੀ ਨੇ 'ਅੰਮ੍ਰਿਤ' ਵੇਲੇ ਖਾਲਸੇ ਜੀ ਨੂੰ ਵਾਕ ਆਖਿਆ ਹੈ। 

`(ਰਾਦ ਹੈ ਪਰਣਾ= ਆਸਰਾ। 


ਤੈਸ ਐਥੇ ਤਕ ਹੀ ਪਾਠ ਹੈ. ਅਗੇ ਨਹੀਂ ਹੈ। ਜਾਪਦਾ ਹੈ ਜੋ ਅਗੇ ਪੱਤਰੇ ਫਟ ਚੁਕੇ ਹਨ ਤੇ ਨਾਲ ਨਹੀਂ ਰਹੇ। ਇਹ 
ਗੁਰਬਾਣੀ ਨਹੀਂ, ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਨਹੀਂ ਹੈ। ਹਾ: ਬਾ: ਨੁਸਖੇ ਵਿਚ ਭੀ ਨਹੀਂ ਹੈ। ਕੋਈ ਪਰਥਾਇ ਬੀ ਨਹੀਂ ਦਸਿਆ 
ਤੇ ਪੋਥੀ ਮੁਕਾ ਕੇ ਮਗਰੋਂ ਲਿਖਿਆ ਹੈ, ਸੋ ਜਾਪਦਾ ਹੈ ਕਿ ਕਿਸੇ ਲਿਖਾਰੀ ਨੇ ਉਤਾਰੇ ਵੇਲੇ ਆਪ ਲਿਖਿਆ ਹੈ। 


5।। 58000 9800 5॥10। 0 ੬00੧ ੧3॥108।5॥0੫60118.60।। 


॥/0///.3610€.0।0/085/।3੧01੫।। 
204 

ਅੰਤਕਾ ੧. 

(ਸਾਖੀ ੨੯ ਵਿਚੋਂ) 
ਸਤਿਗੁਰ ਪ੍ਰਸਾਦਿ।। ਵਾਹਿਗੁਰੂ ਕੀ ਮਿਰਜਾਦਾ।। ਚਹੁ ਅੱਖਰਾ ਕਾ ਮਥੰਤ।। ਜੁਗ ਚਾਲੀਹਾਂ 
ਵਿਚ ਹੋਆ।80।। ਚਾਲੀਹ ਜੁਗ ਬੈਠੇ ਮਿਹਨਤ ਕੀਤੀ। ।੪੧।। ਅਗੇ ਪਉੜੀ ਚਲੀ।। ਇਕ 
ਕਰੋੜਿ ਬਹੱਤਰ ਲਾਖ ਅਠਾਈ ਹਜਾਰ। ।੧੭੨੨੮000। । ਅਨੰਤ ਜੁਗ ਏਤੇ ਜੁਗ ਅਨੰਤ ਮਹਿ 
ਰਹਿਆ।। ਸਹਜਿ ਵਾਣਿ ਮਹਿ ਵਾਹ ਵਾਹ ਕਰਿਆ।। ਕਹੁ ਨਾਨਕ ਅਨੰਤ ਜੁਗ ਕੀ ਗਾਥਾ। 
ਵਾਹ ਵਾਹ ਜਪਤਿਆ ਸਭ ਦੁਖ ਲਾਥਾ।।੧।। ਇਕ ਕਰੋੜਿ ਅਠਾਹਟਿ ਲਾਖ ਅਠਤਾਲੀਹ 
ਹਜਾਰ। ।੧੬੮੪੮000 ਦੁਰਲੰਬਿਆ ਜੁਗ ਵਾਹ ਵਾਹ ਕੀਨਾ।। ਸਹਜਿਵਾਣਿ ਵਾਹ ਵਾਹ ਜਪਿ 
ਲੀਨਾ।। ਕਹੁ ਨਾਨਕ ਦੁਰਲੰਬਿਆ ਜੁਗ ਕੀ ਗਾਥਾ।। ਵਾਹ ਵਾਹ ਜਪਤਿਆ ਸਭ ਦੁਖ 
ਲਾਥਾ।।੨।। (ਇਸ ਤਰ੍ਹਾਂ ੪0 ਜੁਗਾਂ ਦੇ ਬਾਦ ਜੁਗਾਵਲੀ ਦੇ ਅਖੀਰ ਇਹ ਪਾਠ ਹੈ-) 
ਨਾਨਕ ਕੇ ਕਿਆ ਗੁਨ ਕਹਾ ਸੁਨਾਇ। । 

ਆਈ ਪੰਥ_ਕੀ ਕਥਾ _ਸੁਰਨਰ ਨਾ _ਜਾਨਿਤ, ਜੁਗਾਵਲੀ ਲਿਖਿ ਸੰਪੂਰਨ ਹੋਈ'। 

ਬੋਲਹੁ ਵਾਹਿਗੁਰ। (ਅਗੇ ਸਾਖੀ ਵਿਚ ਐਉਂ` ਪਾਠ ਹੈ) ਸਤਿਗੁਰੂ ਪ੍ਰਸਾਦਿ।। ਤਬ ਬਾਬੇ ਦਾ 
ਖੁਸੀ ਹੋਈ। ਤਬ ਝੰਡਾ ਬਾਢੀ ਬਿਸਹਰ ਦੇਸ ਕਉ ਬਿਦਾ ਕੀਤਾ। ਝੰਡੇ ਬਾਢੀ 


ਪਰ ਜਿਸ ਸਾਖੀ ਵਾਲਾ ਕਹਿੰਦਾ ਹੈ ਕਿ ਜੁਗਾਵਲੀ ਹੋਈ ਤਦੋਂ ਗੁਰੂ ਅੰਗਦ ਜੀ ਅਜੇ ਨਹੀਂ ਮਿਲੇਸੇ ਫਿਰ ਇਸ ਜੁਗਾਵਲੀ 
ਵਿਚ ਆਈ ਪੰਥ ਦਾ ਜ਼ਿਕਰ ਹੈ, ਜੋ ਜੋਗੀਆਂ ਦਾਫਿਰਕਾ ਹੈ, ਸੋ ਇਹ ਕਿਸੇ ਓਸ ਪੰਥੀ ਦੀ ਰਚਨਾ ਜਾਪਦੀ ਹੈ। ਫਿਰ ਅਖੀਰ 
ਲਿਖਿਆ ਹੈ ਕਿ 'ਚਾਲੀਸ ਜੁਗਿ ਕੀ ਮਿਰਜਾਦਾ ਸੰਤ ਲਿਖੀ' ਇਸ ਤੋਂ ਸਾਫ ਹੋ ਗਿਆ ਕਿ ਇਹ ਜੁਗਾਵਲੀ ਕਿਸੇ ਸੰਤ ਨੇ ਮਗਰੋਂ 
ਲਿਖੀ ਹੈ। ਇਹ ਗੁਰੁ ਉਚਾਰਿਤ ਨਹੀਂ ਹੈ। 


5।। 58000 9800 5॥10। 0 ੬00੧ ੧3108।5॥0760011.60।। 


205 

ਕੀ ਮੰਜੀ ਬਿਸੀਆਰੁ ਦੇਸ ਵਿਚਿ ਹੈ। ਕਲਿਜੁਗ ਚਾਰ ਹਜਾਰ ਸਤ ਸੈ ਪੈਂਤੀਸ ਬਰਸ 
ਵਰਤਿਆ ਹੈ ੪੭੩੫'. ਕਲਜੁਗ ਰਹਿਆ ਚਾਰ ਲਾਖ ਸਤਾਈਹ ਹਜਾਰ ਦੁਇ ਸੈ ਪੈਂਹਠਿ ਬਰਸ 
ਰਹਿਆ,੪੨੭੨੬੫। ਚਾਲੀਸ ਜੁਗ ਕੀ ਮਿਰਜਾਦਾ ਸੰਤੁ ਲਿਖੀ। ਵਾਹਿਗੁਰੂ ਕੀ ਮਿਹਨਿਤਿ, 

ਅਗੈ ਵਾਹਿਗੁਰੂ ਕਾ ਜੋੜੁ। _ਸਹਜਿਵਾਣਿ ਕਾ ਜੋੜ _੧੩੭੪੩੨000। _ਸੰਜਮਵਾਣਿ ਕਾ 
ਜੋੜ _ ੯੭੯੧੪000। _ਸੁਪਾਵਣ ਕਾ ਜੋੜ _੬੨੧੩0000। __ਅਤੀਤਵਾਣਿ ਕਾ 

ਜੋੜ ੨੮੨੨੮0000। ਸਤਿਗੁਰ ਕਾ ਜੋੜ ੧੭੨੮000। ਤ੍ਰੇਤੇ ਜੁਗ ਕਾ ਜੋੜ ੧੨੪੬000। 

ਦੁਆਪੁਰਿ ਜੁਗ ਕਾ ਜੋੜ ੮੪੬000। ਕਲਿਜੁਗ ਕਾ ਜੋੜ ੪੩੨000। ਚਹੁ ਜੁਗਾਂ ਕਾ 
ਜੋੜ ੪੩0੨000। ਜੁਗਾਵਲੀ ਕਾ ਜੋੜ। ਝੰਡੇ ਬਾਢੀ ਸਹਜਿਵਾਣ 


ਇਸ ਇਬਾਰਤ ਵਿਚੋਂ ਇਸ ਜਨਮ ਸਾਖੀ ਦੇ ਰਚੇ ਜਾਣ ਦਾ ਸੰਮਤ ਮਾਲੂਮ ਹੋ_ਜਾਂਦਾ_ਹੈ। ਤਰੀਕਾ ਇਸ ਗੱਲ ਦਾ, 
ਜੋ ਸਰਦਾਰ ਕਰਮ ਸਿੰਘ ਜੀ ਹਿਸਟੋਰੀਅਨ ਨੇ ਕੱਢਿਆ ਹੈ, ਸੋ ਐਉਂ ਹੈ ਕਿ- ਉਸ ਵੇਲੇ ਕਲਿਜੁਗ ਬੀਤਿਆ ਸੀ 8੭੩੫ ਵਰਹੇ, 
ਹੁਣ ਸੰਮਤ ਬ੍ਰਿਕਮੀ ੧੯੮੩ ਵਿਚ ਕਲਿਜੁਗ ਬੀਤ ਚੁਕਾ ਹੈ ੫0੨੬ ਵਰ੍ਹੇ। 

੫0੨੬ ਵਰਹੇ ਹੁਣ ਬੀਤਿਆ। 

੪੭੩੫ ਵਰਹੇ ਤਦੋਂ ਬੀਤਿਆ ਸੀ। 
ਬਾਕੀ ੨੯੧ 
ਭਾਵ ਇਹ ਹੈ ਕਿ ੨੯੧ ਵਰਹੇ ਬੀਤ ਗਏ ਹਨ ਕਿ ਇਹ ਜਨਮ ਸਾਖੀ ਲਿਖੀ ਗਈ, ਕਿਉਂਕਿ ਜੁਗਾਵਲੀ ਸੰਪੂਰਨ ਕਰਕੇ ਸਾਖੀ 
ਦਾ ਕਰਤਾ ਆਪਣੀ ਵਲੋਂ ਲਿਖਦਾ ਹੈ ਕਿ ਕਲਿਜੁਗ ੪੭੩੫ ਬਰਸ ਬੀਤਿਆ ਹੈ। 

ਸੋ ਹੁਣ ਸੰਮਤ ਹੈ ੧੯੮੩ 

ਇਸ ਵਿਚੋਂ ਕੱਢੋ ੨੯੧ 


੧੬੯੨ ਸੰਮਤ ਸੀ ੨੯੧ ਵਰਹੇ ਪਹਿਲੀ ੧੬੯੨ ਬਿ:। ਇਹ ਸਮਾਂ ਛੇਵੇਂ ਸਤਿਗੁਰਾਂ ਦੇ ਵੇਲੇ ਦਾ 
ਹੈ। ਛੇਵੇਂ ਸਤਿਗੁਰਾਂ ਦੇ ਜੋਤੀ ਜੋਤ ਸਮਾਉਣ ਦਾ ਸੰਮਤ ੧੭0੧ ਬ੍ਰਿਕਮੀ ਹੈ। 


5।। 58000 9800 5॥10। 0 ੬00੧ ੧3108।5॥0੫6011.60।। 


206 
ਕੀ ਮਿਰਜਾਦਾ। ਸੰਜਮਵਾਣਿ ਕੀ `ਮਿਰਜਾਦਾ। ਅਤੀਤਵਾਣਿ ਕੀ ਮਿਰਜਾਦਾ। ਸਤਜੁਗ ਕੀ 
ਮਿਰਜਾਦਾ। ਤੇਤੇ ਜੁਗ ਕੀ ਮਿਰਜਾਦਾ। ਦੁਆਪਰਿ ਜੁਗ ਕੀ ਮਿਰਜਾਦਾ। ਕਲਜੁਗ ਕੀ 
ਮਿਰਜਾਦਾ। ਵਾਹਿਗੁਰੂ ਕੀ ਮਿਹਨਤ ਹੋਇ ਪਰੁਤੀ ਆਦਿ ਬਿਸੀਆਰ ਦੇਸ ਕੇ ਨਗਰ 
ਛਠਘਾਟ ਕੇ। 
ਅੰਤਕਾ ੨. 
(ਸਾਖੀ ੩੬ ਵਿਚੋਂ) 
ਹਾਜਰਾ ਕੂ ਮਿਹਰ ਹੈ।। ਬੇ ਹਾਜਰਾ ਕਉ ਬੇ ਮਿਹਰ ਹੈ।। ਈਮਾਨ ਦੋਸਤੁ ਹੈ। 
ਬੇਈਮਾਨ ਕਾਫਰੁ ਹੈ।। `ਤਿਕਬਰੁ ਕਹਰੁ ਹੈ।। ਗੁਸਾ ਹਰਾਮੁ ਹੈ।। ਨਫਸੁ ਸੈਤਾਨੁ ਹੈ। । 
ਗੁਮਾਨੁ ਕੁਫਰੁ ਹੈ।। ਪਸਜ਼ੈਬਤਿ' ਕਾ ਮੁਹੁ ਕਾਲਾ ਹੈ। ਬੇਈਮਾਨੁ ਨਾਪਾਕੁ ਹੈ।। ਮੋਮ ਦਿਲ 
ਪਾਕ ਹੈ।। ਇਲਮੁ ਹਲੀਮੀ ਹੈ।। ਬੇ ਹਿਰਸ ਅਉਲੀਆ ਹੈ।।” ਬੇ ਦਿਆਨਤਿ 
ਨ ਸੁਰਖਰੂ ਹੈ।। ਅਕਿਰਤਘਨ ਜਰਦਰੂ ਹੈ।। ਸਚੁ ਭਿਸਤੁ ਹੈ।। ਦਰੋਗੁ ਦੋਜਕ ਹੈ। । 
ਹਲੀਮੀ ਹਲੂਫੇ ਹੈ।। ਜੋਰੁ ਜੁਲਮ ਹੈ।। ਇਨਸਾਫੁ ਮੁਸਾਫੁ ਹੈ।। ਸਿਫਤਿ ਵੁਜੂ ਹੈ।। ਬਾਂਗ 
ਬਲੇਕ ਹੈ।। ਚੋਰੀ ਲਾਲਚੁ ਹੈ।। ਜਾਰੀ ਪਲੀਤੀ ਹੈ।। ਫ਼ਕੀਰੀ ਸਬੂਰੀ ਹੈ।। ਨਾ ਸਬੂਰੀ 
ਮਕਰੁ ਹੈ।। ਰਾਹੁ ਪੀਰਾ ਹੈ।। ਬੇ ਰਾਹੁ ਬੇਪੀਰਾ ਹੈ।। _ਦਿਆਨਤਿ ਦੋਸਤੁ ਹੈ। । 
ਬੇਦਿਆਨਤਿ ਨਕਾਰੁ ਹੈ।। ਤੇਗ ਮਰਦਾ ਹੈ।। ਅਦਲੁ ਪਾਤਸਾਹਾ ਹੈ।। ਇਤੇਣਿ ਟੋਲ ਜੋ 
ਜਾਨਿ ਬਨਾਵੈ।। ਤਉ ਨਾਨਕ ਦਾਨਸਬੰਦ ਕਹਾਵੈ। ।੧।। 


`ਕੰਡੂ ਪਿਛੇ ਚੁਗਲੀ ਮਾਰਨੀ। ਨਿੰਦਾ ਕਰਨੀ। 
"ਇਥੇ ਹਾ: ਬਾ: ਨ: ਵਿਚ ਇਹ ਪਾਠ ਵਧ-ਹਿਰਸ ਸੇ ਸਬਰ ਹੈ। 


5।। 58000 9800 5॥10। 0 ੬00੧ ੧3108।5॥0੫6011.60।। 


॥0///.361॥€.0।0/ 0੯੧8।/3100%।। 


207 
ਅੰਤਕਾ ੩. 
(ਸਾਖੀ ੪੭ ਵਿਚੋਂ) 
ਧਿਆਉਂ ਪਹਿਲਾ 
ਰਾਗੁ ਆਸਾ ਮਹਲਾ ੧।। 
ਉਨਮਨਿ ਸੁੰਨ ਸੰਨੁ ਸਭ ਕਹੀਐ।। ਉਨਮਨਿ ਹਰਖ ਸੋਗ ਨਹ ਰਹੀਐ।। ਉਨਮਨਿ 


ਆਸ ਅੰਦੇਸਾ ਨਹੀ ਬਿਆਪਤ। । ਉਨਮਨਿ ਵਰਨ ਚਿਹਨੁ ਨਹੀ ਜਾਪਤ। । ਉਨਮਨਿ ਕਥਾ 
ਕੀਰਤਿ ਨਹੀ ਬਾਨੀ।। _ਉਨਮਨਿ _ਰਹਤਾ ਸੁੰਨ ਧਿਆਨੀ।। ਉਨਮਨਿ ਅਪੁਨਾ ਆਪੁ ਨ 
ਜਾਨਿਆ।। ਨਾਨਕੁ ਉਨਮਨਿ ਸਿਉ ਮਨੁ ਮਾਨਿਆ।।੧।। ਉਨਮਨਿ ਮਾਤ ਪਿਤਾ ਨਹੀਂ ਕੋਈ। । 
ਉਨਮਨਿ ਸੁਰਤਿ ਸੁਧਿ ਨਹੀ ਲੋਈ।। ਉਨਮਨ ਮਾਇਆ ਮਮਤਾ ਨ ਹੋਤੀ।। ਉਨਮਨਿ ਸੁੰਨ 
ਦੇਹੁਰੀ ਨਹੀ ਹੋਤੀ।। ਉਨਮਨਿ ਰਿਆਨ ਧਿਆਨੁ ਨ ਬੀਚਾਰੇ।। ਉਨਮਨਿ ਮੁਕਤਿ ਬੈਕੁੰਠ ਨ 
ਉਤਾਰੈ।। _ਉਨਮਨਿ ਭਾਉ ਭਗਤੀ ਨਹੀ ਕਾਈ।। ਨਾਨਕ ਉਨਮਿਨ ਸਿਉ ਉਨਹੁ ਬਨਿ 
ਆਈ। ।੨।। 
(ਸਾਰੀਆਂ ੨੧ ਪਉੜੀਆਂ ਹਨ) 


ਅੰਤਕਾ ੪. 

(ਸਾਖੀ ੫0 ਵਿਚੋਂ) 

ਅੰਕ ੧. 
ਸਲੋਕ।। ਤਿਹੁ ਕਾ ਮਾਰਿ ਮਿਲਾਵੈ ਮਾਨੁ।। ਪੰਚਾ ਮਹਿ ਰਹੈ ਪਰਧਾਨ।। ਪੰਚਾ ਕਾ ਜੇ 
ਜਾਣੈ ਭੇਉ।। ਸੋਈ ਕਰਤਾ ਸੋਈ ਦੇਉ।। ਅਗਮ ਨਿਗਮ ਜੋ ਵਾਚਿ ਸੁਣਾਵੈ।। ਬੰਧੈ 


ਨਉ ਗਰਹਿ 


5।। 58000 9800 5॥10। 0 ੬00੧ ੧3108।5॥0੫6011.60।। 


208 

ਘਰ ਮਹਿ ਆਣੈ।। ਸਤ ਸਤਾਈ ਚਉਦਹ ਚਾਰਿ।। ਤਾਕੇ ਆਗੈ ਖੜੇ ਦੁਆਰ।। ਅਠ 
ਅਠਾਈ ਬਾਰਹ ਬੀਸ।। ਤਾਕੈ ਆਰੈ ਕਢਹਿ ਖੜੇ ਹਦੀਸ।। ਉਚੀ ਨਦਰਿ ਸਰਾਫੀ ਹੋਇ। । 
ਨਾਨਕੁ ਕਹੈ ਉਦਾਸੀ ਸੋਇ।।੧।।੪।। ਸੋ ਉਦਾਸੀ ਜੋ ਰਹੈ ਉਦਾਸੁ।। ਰੂਖ ਬਿਰਖਿ 
ਗਗਨੰਤਰਿ ਵਾਸੁ।। ਅਹਿਨਿਸਿ ਰਹੈ ਜੋਗ ਅਭਿਆਸ।। ਪਰ ਸੰਗਿ ਅੰਗਿ ਨ ਲਾਵੈ ਪਾਸ। । 
ਜਿਸ ਘਟਿ ਦੁਤੀਆ ਦੁਬਿਧਾ ਦੁਰਮਤਿ ਮੇਲੁ ਨ ਹੋਈ।। ਨਾਨਕੁ ਕਹੈ ਉਦਾਸੀ ਸੋਈ। ।੧।। 
ਗਿਆਨੁ ਖੜਗ ਲੈ ਮਨੁ ਸਿਉ ਲੂਝੈ।। ਮਰਮੁ ਦਿਸਾ ਪੰਚਾ ਕਾ ਬੂਝੈ। ਮਨੁ ਸੁਰਤਿ ਕੀ ਪਾਵੈ 
ਗੰਠਿ।। ਤੀਰਥ ਪਰਸੈ ਤ੍ਰੋ ਸੇ ਸੰਠਿ।। ਜਿਨਿ ਇਹੁ ਮੇਲ ਮਨੋ ਕੀ ਖੋਈ।। ਨਾਨਕੁ ਕਹੈ 
ਉਦਾਸੀ ਸੋਈ।। ਦੇਹੀ ਅੰਤਰਿ ਅਠਿਸਠਿ ਹਾਟ।। ਅਉਘਟ ਘਾਟ ਬਿਖਮ ਹੈ ਵਾਟ।। ਐਸਾ 
ਮਾਰਗੁ ਸਤਿਗੁਰੂ ਬਤਾਇਆ।। ਦਹਦਿਸ ਦੇਖਿ ਸਹਜਿ ਘਰਿ ਆਇਆ।। ਅਠਸਠਿ ਗੰਠੀ 
ਖੋਲੈ ਕੋਈ।। ਨਾਨਕ ਕਹੈ ਉਦਾਸੀ ਸੋਈ।। ਕਹਾ ਸੁ ਦਇਆਲ ਗਗਨ ਕਾ ਭਵਣੁ। । 
ਅਹਿਨਿਸਿ ਸਚਾ ਮਨਾਏ ਸਉਣੁ।। ਐਸਾ ਸੂਰਾ ਪੂਰਾ ਕਉਣੁ। । ਬੰਧੈ ਬਸੰਤੁਰੁ ਪਾਣੀ ਪਉਣੁ। । 
ਜਿਨਿ ਇਹ ਗਗਨ ਮੰਡਲ ਕੀ ਗਊਉਆ ਚੋਈ।। ਨਾਨਕੁ ਕਹੈ ਉਦਾਸੀ ਸੋਈ।। ਪ੍ਰਿਥਮੇ 
ਪੂਰਬ ਕਉ ਦਿਿਸਟਿ ਧਰੈ।। ਦੁਤੀਆ ਦਖਣ ਕਉ ਗਉਣ ਕਰੈ।। ਦਖਣ ਤੇ ਜਬ ਪਛਮ 
ਜਾਇ।। ਤਾ ਹਟਿ ਪਟਣ ਕੀ ਸੋਝੀ ਪਾਇ।। ਪਛਮ ਦੇ ਜੁ ਚੜੇ ਸੁਮੇਰਿ।। ਆਵੈ ਪਰਦਖਣਾ 
ਕੈ ਫੇਰਿ।। ਸਪਤ ਪੁਰੀ ਉਪਰਿ ਕਵਲਾਸਣੁ।। ਤਹਾ ਪਾਰਬ੍ਰਹਮ ਕਾ ਆਸਣੁ।। ਜਿਨਿ ਹੀਰੇ 
ਰਤਨੀ ਮਾਲਿ ਪਰੋਈ।। ਨਾਨਕੁ ਕਹੈ ਉਦਾਸੀ ਸੋਈ। । 


5।। 58000 9800 5॥10। 0 ੬00੧ ੧3108।5॥0760011.60।। 


209 

ਅੰਕ ੨. 
ਸਲੋਕੁ।। ਗੁਰਕਾ ਭਗਤੁ ਇੰਦੀ ਕਾ ਜਤੀ।। ਹਿਰਦੈ ਕਾ ਮੁਕਤਾ ਮੁਖੁ ਕਾ ਸਤੀ।। ਦ੍ਰਿਸਿਟ 
ਦਇਆਲੁ ਕਰਿ ਦੇਖੇ ਦਾਨੁ।। ਜੋ _ਘਟੁ ਨਿਵਿਆ ਸੋ ਨਿਵਿਆ ਜਾਨੁ।। ਬਚਨਿ ਸਬਦਿ 
ਕਾ ਸਫਲ ਸੋ_ਹੋਤਾ।। ਨਾਨਕ ਕਹੈ ਸੋਈ ਅਉਧੂਤਾ।। ਚੰਚਲੁ ਚਾਇ ਨ ਜਾਇ ਤਮਾਸੈ। । 
ਜੁਐ ਜਾਇ ਨ ਖੇਲੈ ਪਾਸੈ।। ਮੰਦੇ ਚੰਗੇ ਚਿਤ ਨ ਲਾਵੈ।। ਗੁਰ ਕਾ ਦੀਆ ਅੰਗਿ ਹੰਢਾਵੈ। । 
ਪਰ ਘਰਿ ਜਾਇ ਨ ਕੀਚੈ ਕਥਾ।। ਐਸੀ ਸਤਿਗੁਰੂ ਕੇਰੀ ਨਥਾ।। ਗੁਰ ਕੀ ਸਿਖ ਸੁਣ ਰੇ 
ਪੂਤਾ।। ਨਾਨਕ ਕਹੈ ਸੋਈ ਅਉਧੂਤਾ।।੨।। ਗਗਨੰਤਰਿ ਕਉ ਭਉਰ ਉਡਾਵੈ।। ਅਹਿਨਿਸਿ 
ਡੋਰੀ ਗੁਤੀ' ਲਾਵੈ।। ਪਰਚਾ ਹੋਇ ਤਾਂ ਫਿਰਿ ਘਰਿ ਆਵੈ।। ਇਨਿ ਬਿਧਿ ਜੋਗੀ ਕਮਾਵੇ 
ਜੋਗੁ।। ਆਏ ਹਰਖੁ ਨ ਗਏ ਸੋਗੁ।। ਸੰਜਮੁ ਰਹੈ ਨ ਬਿਨਸੈ ਸੂਤਾ।। ਨਾਨਕ ਕਹੈ ਸੋਈ 
ਅਉਧੂਤਾ।।੧।। ਅਸਰਾ ਨਦੀ ਉਪੁਠੀ ਤਰੈ” ।। ਅਹਿਨਸਿ ਸਦਾ ਸਬਦੁ ਲਿਵਿ ਧਰੈ। । 
ਉਲਟੈ ਕਵਲ ਪਲਟੇ ਪਉਣੁ।। ਏਉ ਨਿਵਾਰੈ ਆਵਾਗਉਣੁ।। ਮਨਿ ਪਉਣੁ ਕਉ ਰਾਖੇ ਬੰਧਿ। 
ਲਹੈ ਤ੍ਰਿਬੇਨੀ ਤ੍ਰਿਕੁਟੀ ਸੰਧਿ।। ਅਪਨੇ ਵਸਿ ਕਰਿ ਰਾਖੇ ਦੂਤਾ।। ਨਾਨਕੁ ਕਹੈ ਸੋਈ 
ਅਉਧੂਤਾ। । 

ਅੰਕ ੩ 
ਸਲੋਕੁ।। ਆਸਣੁ ਸਾਧਿ ਨਿਰਲਮਾ' ਰਹੈ।। ਪੰਚ ਤਤੁ 


"ਚਾ: ਬਾ: ਨੁਸਖੇ ਵਿਚ ਪਾਠ 'ਗੁਡੀ` ਹੈ। 
"ਤਰੈ ਦੀ ਥਾਂ ਹਾ: ਬਾ: ਨੁਸਖੇ ਵਿਚ ਪਾਠ 'ਧੁਰੇ'_ਹੈ। 
੨ਹਾ: ਬਾਂ ਨੂ: ਵਿਚ ਪਾਠ 'ਨਿਰਾਲਮ' ਹੈ ਜੋ ਸ਼ੁੱਧ ਪ੍ਰਤੀਤ ਹੁੰਦਾ ਹੈ। 


5।। 58000 9800 5॥10। 0 ੬00੧ ੧3108।5॥0੫6011.60।। 


210 


ਨਿਗ੍ਰਹੁ ਕਰਿ ਗਹੇ'।। ਥੋੜੀ ਨਿੰਦਾ ਅਲਪ ਅਹਾਰੀ।। ਸਾਧ ਕਾ. ਪਿੰਡੁ ਸਦਾ ਵੀਚਾਰੀ। । 
ਜਪ ਤਪ ਸੰਜਮ ਸੁਰਤਿ ਬਚਖਣੁ।। ਨਾਨਕ ਕਹੈ ਜੋਗ ਕੇ ਲਛਣ।। ਜਾ ਬੋਲੈ ਤਾ ਬ੍ਰਹਮ 
ਰਿਆਨੀ।। _ ਅਹਿਨਿਸਿ _ਜਾਗੈ ਸੁੰਨਿ ਧਿਆਨੀ।। ਸੁੰਨ ਮੰਡਲ ਮਹਿ ਡੋਰੀ ਧਰੇ। । 
ਗੁਰਪਰਸਾਦਿ ਕਬਹੂ ਨ ਮਰੇ।। ਇਨਿ ਬਿਧਿ ਕੀਚੈ ਗੁਰ ਕੀ ਸੇਵਾ।। ਜਾਕੇ ਬੰਧੇ ਸਗਲੇ 
ਦੇਵਾ।। ਜਿਹਬਾ ਸਾਦੁ ਨ ਦੇਈ ਚਖਣ।। ਨਾਨਕ ਕਹੈ ਜੋਗ ਕੇ ਲਛਣ। । ਤਾਮਿਸਿ ਤ੍ਰਿਸਨਾ 
ਲੋਭੁ _ਨਿਵਾਰੇ।। _ਪੰਚ _ਅਗਨਿ _ਘਟ _ਭੀਤਰਿ _ਜਾਰੇ।। _ ਅਹਨਿਸ _ਰਹੈ __ਗਡੀਰ 
ਚੜਾਇ।। ਸਹਜਿ ਉਪਜੈ ਦੁਰਮਤਿ ਜਾਇ।। ਸਾਧ ਨਿਵਾਜੈ ਬੰਧੈ ਚੋਰਾ।। ਗੁਰ ਬਿਨੁ ਮੰਤ੍ਰ ਨ 
ਜਪੀਐ ਹੋਰਾ।। ਉਤਮ ਭਲੇ ਤਿਨਾ ਕੇ ਜਖਣ।। ਨਾਨਕ ਕਹੈ ਜੋਗ ਕੇ ਲਛਣ।। ਪੰਚਿ 
ਇੰਦੀ ਜੋ ਦ੍ਰਿੜ ਕਰਿ ਰਾਖੇ।। ਜਿਹਬਾ ਮੁਖਹੁ ਅਸਤ ਨ ਭਾਖੇ।। ਕੋਟ ਕੋਟੰਤੀਰ ਤਤ ਕਾ 
ਬੇਤਾ।। ਸੁੰਨ ਮੰਡਲ ਮਹਿ ਰਾਖੇ ਚੇਤਾ।। ਸਿੰਚਿ ਪਇਆਲ ਗਗਨ ਸਰੁ ਭਰੇ।। ਜਾਇ 
ਤ੍ਰਿਬੇਣੀ ਮਜਨੁ ਕਰੇ।। ਪੰਜਿ ਸਤ ਨਉ ਲਗਾ ਰਖਣ।। ਨਾਨਕ ਕਹੈ ਜੋਗ ਕੈ ਲਛਣ। । 
ਪੂਰਬਿ ਚੜਿ ਪਛਮ ਕਉ ਆਵੈ।। ਰਵਿ ਸਸਿ ਦੋਉ ਇਕਤੁ ਮਿਲਾਵੈ।। ਹਾਟ ਪਟਣ ਕੀ 
ਚੀਨੈ ਵਾਟ।। ਤਾ ਫਿਰਿ ਬੂਝੇ ਅਵਘਟ ਘਾਟਿ।। ਨਉ ਖੰਡ ਦੇਖੇ ਪੂਰਬ ਪਛਮ ਉਤਰ 
ਦਖਣ।। ਨਾਨਕ ਕਹੈ ਜੋਗ ਕੇ ਲਛਣ।।੨0।। ਇਹ ਤਨ ਭਾਂਡਾ ਸੁਰਤਿ ਕਰਿ ਦੂਧੁ। । 
ਤਿਸੁ ਪਾਈਐ ਸਚੁ ਸਮਾਇਣੁ ਸੂਧੁ।। ਜੁਗਤਿ ਜਤਨੁ ਕਰਿ ਸਹਜਿ ਜਮਾਵੈ।। ਜੁਗਤਿ ਵਿਹੂਣਾ 
ਵਿਤ 


`ਹਾ: ਬਾ: ਨੁਸਖੇ ਵਿਚ ਪਾਠ 'ਗਹੈ' ਹੈ ਜੋ ਸ਼ੁੱਧ ਪ੍ਰਤੀਤ ਹੁੰਦਾ ਹੈ। 
ਦੋਹਾ: ਬਾ ਨ: ਵਿਚ ਪਾਠ 'ਨਿੰਦਾ' ਹੈ ਜੋ ਸ਼ੁੱਧ ਪ੍ਰਤੀਤ ਹੁੰਦਾ ਹੈ। 
ਹਾ: ਬਾ: ਨੁਸਖੇ ਵਿਚ ਪਾਠ 'ਜਾਰੋ' ਹੈ ਜੋ ਸ਼ੁੱਧ ਪ੍ਰਤੀਤ ਹੁੰਦਾ ਹੈ। 


5।। 58000 9800 5॥10। 0 ੬00੧ ੧3108।5॥0੫6011.60।। 


211 
ਇਕਵੈ ਜਾਵੈ।। ਗਿਆਨੁ ਮਧਾਣਾ ਨੇਤ੍ਰਾ ਨਾਉ।। ਇਨਿ ਬਿਧਿ ਜਪੀਐ ਕੇਵਲ ਨਾਉ।। ਰੋਲਿ 
ਬਿਰੋਲਿ ਕਢਿ ਲੀਜੈ ਮਖਣੁ।। ਨਾਨਕੁ ਕਹੈ ਜੋਗੀ ਕੈ ਲਛਣੁ। । 

ਅੰਕ ੪ 
ਸਲੋਕ।। ਸੋ ਬੈਰਾਗੀ ਜੋ _ਬੈ ਮਹਿ ਆਵੈ।। ਸਿਵ ਕੈ ਆਗੈ ਸਕਤਿ _ਨਿਵਾਵੇ। । 
ਸਿਉ ਸਕਤੀ ਕੇ ਕਰਮ ਕਰੈ।। ਅਜਰੁ ਵਸਤੁ ਅਗੋਚਰੁ ਜਰੈ।। ਐਸਾ ਅਉਖਦ ਖਾਹਿ 
ਗਵਾਰਾ।। ਜਿਤਿ ਖਾਧੈ ਤੇਰੈ ਮਿਟਹਿ ਬਿਕਾਰਾ।। ਜਿਸੁ ਤਾਮਸ ਤਿਸਨਾ ਹਉਮੈ ਤਿਆਗੀ। । 
ਨਾਨਕ ਕਹੈ ਸੋਈ ਬੈਰਾਗੀ।। ਪਰਚੈ ਕੈ ਘਰਿ ਰਹੈ ਓਦਾਸੁ।। ਅਰਚੇ ਕੈ ਘਰਿ ਕਰੈ 
ਨਿਵਾਸੁ।। ਉਦਰ ਕੇ ਸਬਦਿ ਬਿਲਾਈ ਭਾਗੀ।। ਨਾਨਕ ਕਹੈ ਸੋਈ ਬੈਰਾਗੀ।। ਸੋ_ਬੈਰਾਗੀ 
ਜੋ ਸੰਤੋਖ ਮਹਿ ਆਵੈ।। ਉਲਟੇ ਪਉਣੁ ਸਹਿਜਿ ਸਮਾਵੇ।। ਪੰਚਿ ਚੋਰ ਕਉ ਵਸਗਤਿ 
ਕਰੇ।। ਸੋ ਬੈਰਾਗੀ ਸਿਉ ਉਪਰਿ ਚੜੈ।। ਅਵਗਤਿ ਤਿਆਗਿ ਏਕ ਲਿਵਲਾਗੀ।। ਨਾਨਕ 
ਕਹੈ ਸੋਈ _ਬੈਰਾਗੀ।।੨੫।। ਸੋ ਬੈਰਾਗੀ ਜੋ _ਬੈਰਾਗ ਮਹਿ ਆਵੈ।। ਸਾਸਿ ਸਾਸਿ 
ਹਰਿਨਾਮੁ ਧਿਆਵੈ।। ਸਹਜੋ ਆਸਣਿ ਕਰੈ ਚੇਤਾ।। ਸੋ ਬੈਰਾਗੀ ਤਤ ਕਾ ਬੇਤਾ।। ਨੀਦ 
ਨਿਵਾਰੀ ਸੁੰਨ ਮਹਿ ਜਾਗੀ।। ਨਾਨਕ ਕਹੈ ਸੋਈ ਬੈਰਾਗੀ।।੧।। ਸੋ ਬੈਰਾਗੀ ਜੋ ਮਾਰੈ 
ਬਿੰਦੁ।। ਗੁਰ ਪ੍ਰਸਾਦਿ ਪਾਵੇ ਬ੍ਰਹਮੰਡ।। ਸੁੰਨ ਗਿਆਨ ਰਹੈ ਅਖੰਡ।। ਨਉ ਦਰਵਾਜੇ ਰਾਖੇ 
ਬੰਧਿ।। ਦਸਵੈ ਖੇਲੈ ਅਨਹਦੁ ਕੰਦਿ।। ਦਸਵੈ ਉਪਜੈ ਨ ਹੋਇ ਬਿਨਾਸੁ।। ਦਸਵੈ ਪਰਿਮ 
ਪੁਰ" ਕਾ ਵਾਸੁ।। ਦਸਮੈ ਪਰਮਿ ਪੁਰਖ ਕਉ ਭੇਦੇ।। ਸੋ 


੧ ਰ੍ 
ਹਾ: ਬਾ: ਨੁ: 'ਪੁਰ' ਦੀ ਥਾਂ ਪਾਠ 'ਪੁਰਖ' ਹੈ। 


5।। 58000 9800 5॥10। 0 ੬00੧ ੧3108।5॥0760011.60।। 


212 
ਬੈਰਾਗੀ ਕਾਲ ਕਉ ਛੇਦੇ।। ਐਸੀ ਬਿਧਿ ਜੋ ਕਰੇ ਬੈਰਾਗੁ।। ਨਾਨਕ _ਤਾਕਉ ਆਵੇ 
ਨਿਰਮਲੁ ਸੁਆਦੁ। ।੧।।੨੭।। ਸੋ ਬੈਰਾਗੀ ਜੋ ਰਹੈ ਨਿਰਬਾਣੁ।। ਦੁਆਦਸਿ ਪੀਵੈ ਮਨਿ 
ਮਸਤਾਨੁ।। ਗਗਨ ਸਰੋਵਰੁ ਅਨਹਦੁ ਤਾਲ।। ਚਮਕੇ ਦਾਮਨਿ ਨਿਰਮਲ ਝਾਲੂ।। ਬਰਸਹਿ 
ਅੰਮ੍ਰਿਤ ਭੀਗਹਿ ਸੰਤਾ।। ਨਾਨਕ ਸੋ_ਬੈਰਾਗੀ ਜੋ ਗੁਰ ਕੇ ਮੰਤ੍ਰਾ। ।੨੮। । 


ਅੰਤਕਾ ੫. 

(ਸਾਖੀ ੫੧ ਵਿਚੋਂ) 
'ਅਲਫ ਅਲਹ _ਕਉ ਯਾਦ _ਕਰਿ _ਗਫਲਤ _ ਮਨਹੁ _ਵਿਸਾਰਿ।। _ਸਾਸ _ਪਲੇਟੇ 
ਨਾਮੁ ਬਿਨੁ ਧ੍ਰਿਗੁ ਜੀਵਨ ਸੰਸਾਰਿ।।੧।। ਬੇ ਬਿਦਾਇਤਿ ਦੂਰਿ ਕਰੁ ਕਦਮ ਸਰੀਅਤ 
ਰਾਖੁ।। ਸਭਸਿ ਕਿਸੇ ਨੂੰ ਨਿਵਿ ਚਲੁ ਮੰਦਾ ਕਿਸੇ ਨਾ ਆਖੁ।।੨।। ਤੇ ਤੋਬਾ ਕਰਿ ਸਿਦਕ 
ਦਿਲ ਮਤੁ ਤੂ _ਪਛੋਤਾਹਿ।। _ ਤਨ _ਬਿਨਸੁ ਮੁਖ _ਗਡੀਐ ਤਬ ਤੂੰ ਕਹਾ 
ਕਰਾਹਿ।।੩।। ਸੇ ਸਨਾਇਤਿ ਬਹੁਤ ਕਰਿ ਖਾਲੀ ਸਾਸ ਨ ਕਢ।। 
ਹਟਹੁ ਹਟੁ ਵਿਕਾਇਦਿਆ ਬਹੁੜਿ ਨ ਲਹਿਸੇ ਅਢੁ। ।੪।। ਆਦਿ 

-ਦ- 


ਇਸ ਵਿਚ ਕਈ ਸਲੋਕ ਰੁਕਨਦੀਨ ਦੇ ਪ੍ਰਸ਼ਨ ਵਾਚੀ ਹਨ. ਕਈ ਉਸ ਦੇ ਆਪਣੇ ਆਸ਼ੇ ਦੇ ਹਨ। ਕੋਈ ਗੁਰੂ ਜੀ ਦੇ 
ਉੱਤਰ ਹਨ। 


5।। 58000 9800 5॥10। 0 ੬00੧ ੧3108।5॥0੫6011.60।। 


